ਸਮਤਾ 


ਅਗਸਤ 1980 (ਅੰਕ 03) 
ਸੰਪਾਦਕ: ਗੁਰਸ਼ਰਨ ਸਿੰਘ (1929-2011) 


ਇਸ ਅੰਕ ਦੇ ਸੰਪਾਦਕ: ਅਮਰਜੀਤ ਚੰਦਨ 


ਇਹ ਪੀ ਡੀ ਐਫ ਫਾਈਲ ਸੁਖਵੌਤ ਹੁੰਦਲ ਨੇ ਕੈਨੇਡਾ ਤੋਂ ਨਿਕਲਦੇ ਸਾਹਿਤਕ ਮੈਗਜ਼ੀਨ "ਵਤਨ? ਦੇ ਵੈੱਬਸਾਈਟ `ਤੇ 
ਪਾਉਣ ਲਈ ਤਿਆਰ ਕੀਤੀ। 


ਸ੍ਰੋਤ: ਸੁਖਵੈਤ ਹੁੰਦਲ ਅਤੇ ਸਾਧੂ ਬਿਨਿੰਗ ਦੀ ਨਿੱਜੀ ਲਾਇਬ੍ਰੇਰੀ ਵਿੱਚੋਂ। 


£ = ਸਕਤਾ ,, ਦਰ ਲਾ 
੫ ੧੮ €੦੫ | ` 

2 ਲੇ ੮ ਅਲ 
[।' ਆ 


#ੰ 


ਮਹਾਸਵੇਤਾ ਦੇਵੀ 
ਨਸੀਮ ਅਹਿਮਦ ਖਰਲ 
ਅਵਤਾਰ ਜੈਤਿਆਲਵੀ 
ਕੇਦਾਰ ਨਾਂਥ 

ਕੁਮਾਰ ਵਿਕਲ 

ਰਮੇਸ਼ ਉਪਾਧਿਆਏ 


ਜੁਲਾਈ 1980 


੧੨ 


ਸਰਵਰਕ ਡੀਜ਼ਾਈਨ : ਪ੍ਰੀਯੋਲੀਨ 


ਅਜੋਕਾ ਲੇਖਨ 


ਚੋਤੀਵਾਂ ਦਰਵਾਜ਼ਾ (ਕਹਾਣੀ) 
ਬੱਬਰਾਂ ਦੇ ਨਾਂ (ਕਵਿਤ) 
ਆਵਾਜ਼ (ਹਿੰਦੀ ਕਵਿਤਾ) 
ਖਿੜਕੀਆਂ (ਕਵਿਤਾ) 
ਹਰੀਜਨ-ਦਹਨ (ਨਾਟਕ) 


ਚਮਨ ਲਾਲ _27 ਪ੍ਰੰਮ ਚੰਦੰ-ਲੋਕ ਸਭਿਆਚਾਰ ਦੀ ਵਿਰਾਸਤ 
ਪ੍ਰੰਮ ਚੋਦ 29 ਮਹਾਜਨੀ ਸਭਿਅਤਾ 
ਸ਼ੇਖਰ ਜੋਸ਼ੀ 34 ਬਦਬੂ ਲ 
ਸੁਰਜੀਤ ਹਾਂਸ _40 ਪ੍ਰਗਤੀਵਾਦੀ ਅਠੁਭਵ ਤੇ ਜੁਗਤ 
ਗੁਰਸ਼ਰਨ ਸਿੰਘ _44 _ਇਹ._ਹਮਾਰਾ ਜੀਵਨਾ 
ਇ ਭਾ ਪਾਠਕੀ 
ਸੰਤ ਸਿੰਘ ਸੇਖੋ' ਦੇ ਸ਼ਹੀਦ ਭਗਤ ਸਿੰਘ ਬਾਰੇ 
ਅਨਮੌਲ ਬਚਨ (ਟਾਈਟਲ ਦੋ ਪਿੱਛੋ) __, 


ਸੈਪਾਦਕ : ਅਮਰਜੀਤ ਚੰਦਨ 


ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਵਾਸਤੇ ਗ੍ਰਰਸ਼ਰਨ ਸਿੰਘ ਨੈ ਛਪਵਾਇਆ ਤੋ ਪ੍ਰਕਾਸ਼ਤ ਕੀਤਾ । 
ਛਪਾਈ ਰੈਕਸੋਨਾ ਪ੍ਰਿੰਟਰਜ਼, 14 ਭਾਈ ਵੀਰ ਜਿੰਘ ਮਾਰਕੀਟ, ਪੁਤਲੀਘਰ, ਅਮ੍ਰਿਤਸਰ ਵਿਚ ਹੋਈ । ਪ੍ਰਬੋਧਕੀ 
ਸਰਨਾਮਾ : ਗੁਰੂ ਖ਼ਾਲਸਾ ਨਿਵਾਸ, ਡਾਕਖਾਨਾ ਖ਼ਾਲਸਾ ਕਾਲਜ, ਐਮ੍ਰਿਤਸਰ 143002 


ਵਾਰਸ਼ਿਕ_ਜੈਦਾਂ : ਦੇਸ਼ 20 ਰੁਪਏ, ਵਿਦੇਸ਼ 60 ਰੂਪਏ 


ਰ 
ਰ੍ 


੨੫ :< ਤੇ 


ਵੱ 


ਅਜੋਕਾ ਲੇਖਨ : ਕੁਝ ਸਵਾਲ 


ਮਹਾਸ਼ਵੇਤਾ ਦੇਵੀ 


. ਪਿਛਲੀ ਬਿਮਾਰੀ ਮਗਰੋ" ਇਧਰ ਮੇਰੇ ਸਿਰ 'ਚ ਅਜ਼ੀਬ ਜਿਹਾ ਦਰਦ ਰਹਿੰਦਾ ਹੈ--ਦਿਮਾਗ 'ਚ ਅਜੇਹੀ ਚੌਭ 
ਗਹਿੰਦੀ ਹੈ ਕਿ ਮੈਂ ਪਰੇਸ਼ਾਨ ਹੋ ਜਾਂਦੀ ਹਾਂ। ਕਿਉਕਿ ਇਸੱ ਦਰਦ ਨੂੰ ਮੈ" ਬਿਆਨ ਨਹੀਂ ਕਰ ਸਕਦੀ, ਇਸ ਲਈ ਅਕਸਰ 
ਚਿੰਤਾ ਤੇ ਡਰ 'ਚ ਰਹਿੰਦੀ ਹਾਂ । ਮ੍ਸ਼ਕਲ ਨਾਲ ਸਮਝ ਆਉਣ ਵਾਲੀ ਕਿਸੇ ਵੀ ਚੀਜ਼ ਬਾਰੇ ਮੈ" ਬੇਹੱਦ ਚੌਕਸ ਹਾਂ ਅਤੇ 
ਇਸੇ ਹੀ ਤੀਬਰਤਾ ਨਾਲ ਮੈਨੂੰ ਹੋਰ ਵੀ ਚਿੰਤਾ ਖਾਈ ਜਾਂਦੀ ਹੈ । ਮੈ ਬੇ-ਆਸਰਾ ਮਹਿਸੂਸ ਕਰਦੀ ਹਾਂ ਤੇ ਕਿਸੇ ਭਲੋ 
ਗੀਤ ਦੀਆਂ ਲਾਈਨਾਂ ਵਾਂਗ ਕੁਝ ਸ਼ਬਦ ਬੇਚੈਨ ਕਰਦੇ ਰਹਿੰਦੇ ਹਨ । ਮੇਰੇ ਇਕ ਨੌਜਵਾਨ ਲੇਖਕ ਮਿਤਰ ਨੇ ਇਕ ਵੇਰ 
ਅੱਖਾਂ ਤੋਂ ਐਨਕ ਲਾਹ ਕੇ ਹੌਲੀ ਆਵਾਜ਼ ਵਿਚ ਗੰਭੀਰਤਾ ਨਾਲ ਕਿਹਾ ਸੀ--'ਮਹਾਸ਼ਵੇਤਾ ਦੀਦੀ, ਮਨੁੱਖ ਤੇ ਮੱਛੀ 
ਦੋਨਾਂ ਦੇ ਸੜਨ ਦੀ ਪ੍ਰਕ੍ਰਿਆ ਸਿਰ ਤੋਂ ਸ਼ੁਰੂ ਹੁੰਦੀ ਹੈ ।' ਅਕਸਰ ਟਿਹ ਸ਼ਬਦ ਮੇਰੇ ਦਿਮਾਗ਼ ਫਿਚ ਗ੍ਰੰਜਣ ਲਗ ਖੈੱਦੇ ਹਨ 
ਤੇ ਮੈ ਕੇਬ ਜਾਂਦੀ ਹਾਂ । / 

ਅੱਜ ਮਨੁੱਖ ਨੂੰ ਆਪਣੇ ਸਮੇ ਦੇ ਕੁਝ ਪ੍ਰਸੰਗਿਕ, ਮਵਤਵ ਪੂਰਨ ਅਤੇ ਕੌੜੇ ਸੱਚ ਵਲੋ” ਬੇਹੱਦ ਉਪਰਾਮ ਕਰਨ 
ਦਾ ਕੌਮ ਬੜੇ ਆਧੁਨਿਕ ਤੇ ਨਿਪੁੰਨ ਢੰਗ ਨਾਲ ਕੀਤਾ ਜਾਂਦਾ ਹੈ । ਕੁਝ ਝੌਗੀ ਨਾ ਲਗਣ ਵਾਲੀ ਸੱਚਾਈ ਦੀ ਪ੍ਰਤੱਖ 
ਪੇਸ਼ਕਾਰੀ ਨਾਲ ਮਾਨਸਿਕ ਵਿਘਨ ਪੈਦਾ ਹੁੰਦਾ ਹੈ । ਇਸ ਨਿਸ਼ਾਨੇ ਲਈ ਫ਼ਿਲਮ ਬੜਾ ਹੀ ਉਪਯੋਗੀ ਸਾਧਨ ਹੈ । ਫਸ 
ਦਾ ਇਕ ਦੁਖਦਾਈ ਪਹਿਲ ਇਹ ਵੀ ਹੈ ਕਿ ਬੜੀ ਈਮਾਨਦਾਰੀ ਨਾਲ ਬਣਾਈਆਂ ਗਈਆਂ ਫ਼ਿਲਮਾਂ ਵੀ ਅਕਸ੮ ਉਲਟਾ 
ਅਸਰ ਪਾਉ"ਦੀਆਂ ਹਨ 1 ਕੁਝ ਸਾਲ ਪਹਿਲਾਂ ਸਾਰੀਆਂ ਅਜੇਹੀਆਂ ਫਿਲਮਾਂ ਬਣਾਈਆਂ ਗਈਆਂ ਸਨ, ਜਿਹੜੀਆਂ ਨਾਂਜ਼ੀ 
ਜਰਮਨੀ ਦੇ ਜੁਲਮਾਂ ਨੂੰ ਪੇਸ਼ ਕਰਦੀਆਂ ਸਨ, ਯਹੂਦੀਆਂ ਦੀ ਵਿਆਪਕ ਵੱਡ ਟੁੱਕ ਨੂੰ ਦਰਸਾਉ'ਦੀਆਂ ਸਨ, ਅਤੇ ਹਿਟਲਰ 
ਸਮਰਥਕ ਦੇਸ਼ਾਂ ਦੀ ਤੁਲਨਾ ਵਿਚ ਹਿਟਲਰ ਵਿਰੋਧੀ ਦੇਸ਼ਾਂ ਦੀ ਵਡਿੱਤਣ ਨੂੰ ਪ੍ਰਗਟਾਢੇ“ਦੀਆਂ ਸਨ । ਸ਼ੁਰੂ ਵਿਚ ਦਰਸ਼ਕਾਂ 
ਦਾ ਪ੍ਰਤੀਕਰਮ ਕਾਫੀ ਚੰਗਾ ਸੀ । ਫੇਰ ਦਰਸ਼ਕਾਂ ਦੇ ਮਨ.ਉਚਾਟ ਤੇ ਉਪਰਾਮ ਹੋ ਗਏ ਤੇ ਅੰਤ ਵਿਚ ਇਹਨਾਂ ਫਿਲਮਾਂ 
ਨੇ ਵਿਰੋਧੀ ਖੇਮੇ ਅਰਥਾਤ ਪਿਛਾਂਹਖਿੱਦੂਆਂ ਦਾ ਹਿਤ ਪ੍ਰਰਿਆ । ਜਿਦ੍ਹਾਂ ਦਿਨਾਂ ਵਿਚ ਦੁਤੀਆਂ ਭਰ ਦੇ ਫਿਲਮ ਦਰਸ਼ਤ 
ਨਾਜ਼ੀਆਂ ਦੀ ਨਿੰਦਿਆ ਕਰਨ ਬਾਰੇ ਬਹੁਤੇ ਉਤਸਾਹੀ ਨਜ਼ਰ ਨਹੀ ਆ ਰਹੇ ਸਨ, ਅਣ-ਪਛਾਣੇ ਨਾਜ਼ੀ ਯੁੱਧ ਦੇ ਅਪਰ ਧੀਮਾਂ 
ਨੂੰ ਇਥੇ ਉਥੇ ਚੁਪ ਚਪੀਤੇ ਰਾਜਤੌਤਰ ਵਿਚ ਸ਼ਾਮਿਲ ਕੀਤਾ ਜਾਣ ਲਗਾ । ਉਨ੍ਹਾਂ ਨੂੰ ਇਸ ਲਈ ਸ਼ਾਮਿਲ ਕੀਤਾ ਗਿਆ 
ਕਿਉ'ਕਿ ਉਹ ਨਾਜੀ ਸਨ । ਉਨ੍ਹਾਂ 'ਚ ਜ਼ੁਲਮ, ਕਠੋਰਤਾ, ਬਦਮਾਸ਼ੀ ਤੇ ਸਮਰੱਥਾ ਦਾ ਅਜੀਬ ਮੋਲ ਸੀ, ਇਸੇ ਲਈ 
ਵੱਡੀਆਂ ਤਾਕਤਾਂ ਦੇ ਬੇਰਹਿਮ ਕੌਮੀ ਚਰਿਤਰ ਦੇ ਨਿਰਮਾਣ ਲਈ ਇਹਨਾਂ ਦੀ ਲੌੜ ਸੀ । 

ਵੀਅਤਨਾਮ ਦੀ ਜੰਗ ਵਿਚ ਅਮਰੀਕਾ ਦੀ ਵਹਿਸ਼ੀ ਭੂਮਿਕਾ ਦੇ ਸ਼ੋਦਰਤ ਵਿਚ ਕੀ ਉਹੋ ਗੱਲ ਨਹੀਂ ਵੇਖਣ 
ਨੂੰ ਮਿਲਦੀ ? ਹੋਰਨਾਂ ਦੇਸ਼ਾਂ ਦੀ ਗੱਲ ਛੱਡੋ, ਖੁਦ ਅਮਰੀਕਾ ਵਿਚ ਵੀਅਤਮਾਨ ਜੰਗ ਦੇ ਖ਼ਿਲਾਫ ਲਹਿਰ ਚਲੀ । ਇਸ 
ਲਹਿਰ ਨੇ ਨਹੀਂ, ਸਗੋ' ਬਾਅਦ ਵਿਚ ਹੌਰਨਾਂ ਕਾਰਨਾਂ ਨੇ ਇਸ ਜੋਗ ਨੂੰ ਰੋਕਿਆ । ਕੰ ਅਗੇ ਜਾ ਕੇ ਇਹ ਵਿਰੋਧ ਦਾ 
ਪ੍ਰਦਰਸ਼ਨ ਅਮਰੀਕਾ ਦੀ ਸੋਚ ਦੇ ਪ੍ਰਤੀ ਬੜਾ ਪ੍ਰਸੰਗਿਕ ਬਣਿਆ ? ਅਮਰੀਕੀ ਫੌਜ ਨੇ ਅਫ਼ਸਰਾਂ ਨੂੰ ਵੀਅਤਨਾਮ ਜੋਗ 
ਵਿਚ ਜਿਹੜਾ ਸਨਮਾਨ ਮਿਲਿਆ ਸੀ ਉਸ ਵਿਚ ਵ) ਕੋਈ ਕਮੀ ਨਹੀ` ਆਈ । 


₹੧ਉ" 


ਹਿੰਦੋਸਤਾਨ ਦੇ ਸੰਦਰਭ ਵਿਚ ਕਿਹਾ ਜਾਵੇ ਤਾਂ ਮੇਰੇ ਰਾਜ (ਬੰਗਾਲ) ਨੂੰ ਇਸ ਦਹਾਕੇ ਵਿਚ ਜੋ ਅਨੁਭਵ ਹੋਇਆ 
ਉਹ ਬੜਾ ਮਹਤੱਵ ਪੂਰਨ ਸੀ । ਨਕਸਲਵਾਦੀ ਲਹਿਰ ਨੇ ਮੱਧ ਵਰਗ ਦੇ ਉਹਨਾਂ ਲੋਕਾਂ ਤੇ ਗਹਿਰਾ ਅਸਰ ਪਾਇਆ 
ਜਿਨ੍ਹਾਂ ਦੀ ਇਸ ਲਹਿਰ ਵਿਚ ਭਾਈਵਾਲੀ ਨਹੀਂ ਸੀ । ਪਹਿਲੀ ਵੇਰ ਸ਼ਹਿਰੀ ਮੱਧ ਵਰਗ ਨੇ_ ਇਸ ਦੇ ਬਾਰੇ ਪ੍ਰਤੀ ਕਰਮ 
ਪ੍ਰਗਟਾਂਇਆ । ਇਹ ਸ਼ਹਿਰੀ ਛਾਪਾਮਾਰ ਲੜਾਈ ਅਤੇ ਹਾਕਮ ਕੇ'ਦਰ ਤੇ ਰਾਜ ਸਰਕਾਰ ਦੀ ਪੂਰੀ ਰਜ਼ਾ ਮੰਦੀ ਨਾਲ ਪੁਲਸ 
ਨੇ ਬੇਵਹਿਮੀ ਨਾਲ ਦਮਨ ਕੀਤਾ । ਮੱਧ ਵਰਗ ਦੇ ਨੌਜਵਾਨ ਇਸ ਲਹਿਰ ਵਿਚ ਸ਼ਾਮਿਲ ਸਨ ਇਸੇਂ ਲਈ ਇੰਜ ਠੋਇਆ । 
ਜੇ ਇਹ ਲਹਿਰ ਪੱਛੰਮੀ ਬੰਗਾਲ ਦੇ ਪਿੰਡਾਂ ਤੱਕ ਹੀ ਰਹਿੰਦੀ ਤਾਂ ਸ਼ਹਿਰ ਦੇ ਬਾਬੂ ਜਮਾਤ ਨੂੰ ਕੋਈ ਬੇਚੈਨੀ ਨਹੀ” ਹੋਣੀ 
ਸੀ । ਪੇਡ ਸੰਘਰਸ਼ਾਂ ਨੇ ਉਨ੍ਹਾਂ ਤੇ ਕੋਈ ਅਸਰ ਨਹੀਂ ਪਾਇਆ । ਕਾਕਦਵੀਪ ਲਹਿਰ, ਅੰਨ ਲਹਿਰ, ਜ਼ਮੀਨ-ਦਖਲ 
ਲਹਿਰ--ਇਸ ਤਰ੍ਹਾਂ ਦੀਆਂ ਪੇ'ਡੂ ਲਹਿਰਾਂ ਵੱਠ ਰ'ਜਨੀਤਕ ਘੇਰੇ ਤੌ” ਬਾਹਰ ਦੇ ਮਧ ਵਰਗ ਵਾਲਿਆਂ ਦੀ ਕੋਈ 
ਦਿਲਦਸਪੀ ਨਹੀ” ਰਹੀ । ਅਜ ਵੀ ਇਹੋਂ ਹਾਲ ਹੈ । ਪਰ ਨਕਸਲਵਾਦੀ ਲਹਿਰ 'ਚ ਸਾਡੇ ਆਪਣੇ ਮੁੰਡਿਆਂ ਨੇ ਸੰਘਰਸ਼ 


ਕੀਤਾ ਅਤੇ ਮਾਰੇ ਗਏ_ਹਨ । ਇਸ ਨੂੰ ਪੂਰੀ ਤਰ੍ਹਾਂ ਅਣਡਿੱਠ ਕਰਨਾ ਸੰਭਵ ਨਹੀਂ” ਸੀ । ਪਰ 1979 ਆਉ'ਦਿਆਂ ' 
ਆਉ'ਦਿਆਂ ਇਸ ਵਲੋਂ” ਪੂਰੀ ਤਰ੍ਹਾਂ ਉਪਰਾਮਤਾ ਪੈਦਾ ਹੋ ਗਈ । ਕਿਉ'ਕਿ ਉਪਰਾਮਤਾ ਜਾਣ ਬੁੱਝ ਕੇ ਪੈਦਾ ਕੀਤੀ ਗਈ ਸੀ ` 


ਇਸ ਲਈ ਮੇਰਾ ਚੌੱਕਨੇਰੋਣਾ ਸੁਭਾਵਿਕ ਹੈ । 


ਬੈਗਾਲੀ ਮੱਧ ਵਰਗ ਲਈ ਨਕਸਲਵਾਦੀ ਲਹਿਰ ਦਾ ਅਰਥ ਪੜ੍ਹੋ ਲਿਖੋ ਨੌਜਵਾਨਾਂ, ਕੇਵਲ ਸ਼ਹਿਰੀ ਉਪਰਲੇ 


ਵਰਗ ਦਾ ਟਿਸ ਵਿਚ ਸ਼ਮੂਲੀ ਸੀ । ਪਰ ਨਕਸਲਵਾਦੀ ਲਹਿਰ ਕੋਟੀ ਅੱਡਰੀ ਘਟਨਾ ਨਹੀ' ਹੈ । ਇਹ ਨਿਸ਼ਚੇ ਹੀ 
ਇਤਿਹਾਸ ਦਾ ਹਿਸਾ ਹੈ ਅਤੇ ਇਸ ਦੇ ਪਿਛੇ ਇਕ ਪਰੰਪਰਾ ਹੈ । ਨਕਸਲਵਾਦੀ ਲਹਿਹ ਹੋਠਾਂ ਕਈ ਕਿਰਸ਼ਾਣ ਲਹਿਰਾਂ ੩ 
ਆਦਿਵਾਸੀਆਂ ਦੀਆਂ ਲਹਿਰਾਂ ਦਾ ਇਤਿਹਾਸ ਹੈ । ਆਜ਼ਾਦ ਭਾਰਤ 'ਚ ਕਾਨੂੰਨ ਤੇ ਜਨਤੌਤਰ ਦੀ ਪਵਿਤ੍ਰਤਾ ਦੇ ਨਾਂ 'ਤੇ ਚਲ 
ਰਹੇ ਅਣ-ਮਨੁੱਖੀ ਲੁੱਟ ਤੇ ਦਮਨ ਦਾ ਇਹ ਤਰਕ ਸੰਗਤ ਸਿੱਟਾ ਸੀ । ਜੇ ਸਾਡੇ ਮੱਧ ਵਰਗ ਦੀ,ਸਿਖਿਅਤ ਮੱਧ ਵਰਗ ਦੀ ਇਸ 
ਦੇਸ਼ 'ਚ ਅਤੇ ਇਥੋ ਦੀ ਜਨਤਾ ਵਿਚ ਦਿਲਚਸਪੀ ਹੁੰਦੀ ਤਾਂ ਉਹਨਾਂ ਨੂੰ ਦਿਹਨਾਂ ਸਚਾਈਆਂ ਦਾ ਪਤਾ ਜ਼ਰੂਰ ਚਲ ਜਾਂਦਾ 
ਤਾਂ ਫੇਰ ਉਹ ਇਸ ਨੂੰ ਵਿਆਪਕ ਪਰਿਪੇਖ ਵਿਚ ਵੇਖ ਸਕਦੇ । ਪਰ ਉਹ ਇੰਤ ਨਹੀਂ” ਕਰ ਸਕੇ । ਜਿਨ੍ਹਾਂ ਅਖਬਾਰਾਂ ਨੂੰ ਉਹ 
ਪੜ੍ਹਦੇ ਸਨ, ਉਹਨਾਂ ਵਿਚ ਦੇਸ਼ ਅਤੇ ਜਨਤਾ ਬਾਰੇ ਕੁਝ _ਨਹੀ' ਹੁੰਦਾ ਸੀ । ਫੋਰ ਭਲਾ ਉਹ ਕਿਵੇ ਇਹ ਸਭ ਕੁਝ ਜਾਣ 
ਸਕਦੇ ? ਲਹਿਰ ਬਾਰ ਹਮਦਰਦੀ ਰੱਖਣ ਵਾਲੇ ਬੁੱਧੀਜੀਵੀਆਂ ਦਾ ਪ੍ਰਤੀਕਰਮ ਸੀ-'ਆਹ ! ਕਿੰਨੀ ਵਧੀਆ ਆਪਾ-ਬਲਦਾਨ 
ਦੀ ਭਾਵਨਾ ਹੈ । ਭਾਵੇ” ਕੁਝ ਵੀ ਹੋਵੇ, ਇਹਨਾਂ ਨੌਜਵਾਨਾਂ ਨੇ ਇਹ ਤਾਂ ਵਿਖਾ ਦਿਤਾ ਕਿ ਕਿਵੇਂ ਨਿਡਰਤ! ਨਾਲ ਮਰਿਆ 
ਜਾ ਸਕਦਾ ਹੈ ।' ਕੁਝ ਐਨੇ ਬੇਰੈਨ ਸਨ ਕਿ ਉਹਨਾਂ ਤੋ ਇਹ ਸ਼ਕਦ ਵੀ ਮੂੰਹੋ ਨਹੀ ਨਿਕਲਦੇ ਸਨ । ਮੱਧ ਵਰਗ ਦੇ 
ਬੁੱਧੀਜੀਵੀਆਂ ਨੇ ਕਦੀ” ਵੀ ਅਜੋਹਾ ਕੁਝ ਨਹੀ ਲਿਖਿਆ ਅਤੇ ਕਿਹਾ ਜਿਸ ਤੋ ਹਾਕਮਾਂ ਦੀ _ਨਰਾਜਗੀ ਲੈ ਲਈ ਜਾਵੇ । 
ਬਧੁਤੇ ਉਤਸ਼ਾਹੀ ਲੌਕਾਂ ਦਾ ਪ੍ਰਤੀਕਰਮ ਸੀ-'ਆਹ ! ਇਹਨਾਂ ਲੌਕਾਂ ਨੇ ਤਾਂ ਇਨਕਲਾਬ ਨੂੰ ਸਾਡੇ ਬੂਹੇ ਤਕ ਹੀ ਲੈ ਆਂਦਾ 
ਸੀ ।' ਪਰ ਏਹ ਲੌਕਾਂ ਆਪਣੇ ਆਪ ਨੂੰ ਹਮੇਸ਼ਾ ਸੁਰੱਖਿਆਤ ਥਾਂ 'ਤੇ ਰੱਖ ਕੇ ਅਜੇਹੇ ਪ੍ਰਤੀਕਰਮ ਪ੍ਰਗਟਾਉੱਦੇ ਹਨ । 
ਉਹਨਾਂ ਦਾ ਮਾਧਿਅਮ ਜੋ ਵੀ ਰਿਹਾ ਹੋਵੇ, ਉਹਨਾਂ ਲਈ ਇਨਕਲਾਬ ਟਿਕ ਵਿਕਣ ਵਾਲੀ ਚੀਜ ਸੀ ਤੇ _ਅਜ_ਵੀ ਕਾਫ਼ੀ 
ਹੱਦ ਤਕ ਉਹੀ ਹਾਲਤ ਹੈ । ਇਹਨਾਂ ਨੇ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਹਕੂਮਤ ਦੇ ਹਿਤਾਂ ਦੀ ਰਾਖੀ ਕੀਤੀ । ਉਹਨਾਂ ਨੇ 
ਆਪਣੀਆਂ ਫਿਲਮਾਂ, ਨਾਟਕਾਂ, ਕਹਾਂਣੀਆਂ ਵਿਚ ਸਿਰਫ ਸ਼ਹਿਰੀ ਨਕਸਲਵਾਦੀਆਂ ਨੂੰ ਪੇਸ਼ ਕੀਤਾ । ਉਹਨਾ ਦੀ ਅਸਲੀਅਤ 
ਨੂੰ ਜਾਣਿਆਂ ਬਗੈਰ, ਇਹਨਾਂ ਨੇ ਉਹਨਾਂ ਨੂੰ ਬੇਮਿਸਾਲ ਹੌਸਲੇ ਵਾਲੇ ਰੋਨੀ ਰੂਪ 'ਚ ਚਿਤਰਿਆ _ਹੈ । ਇਹ 
ਨਕਸਲਵਾਦੀ ਹਮੇਸ਼ਾ ਮਰਨ ਦੀ ਕਾਹਲ ਵਿਚ ਰਹਿੰਦੇ ਹਨ । ਦਰਅਸਲ ਇਹਨਾਂ ਤੇ ਮਰਨ ਦੀ ਸਨਕ ਸਵਾਰ ਰਹਿੰਦੀ ਹੈ । 
ਇਹਨਾ ਬੁਧੀਜੀਵੀਆਂ ਵਲੋਂ ਬਣਾਈਆਂ ਗਈਆਂ ਫਿਲਮਾਂ ਤੇ ਲਿਖੀਆਂ ਗਈਆਂ ਕਿਤਾਬਾਂ ਮੱਧ ਵਰਗ ਦੇ ਦਰਸ਼ਕਾਂ ਤੇ 
ਪਾਠਕਾਂ ਲਈ ਹੁੰ ਦੀਆਂ ਹਨ । ਇਸ ਦਾ ਸੁਭਾਵਕ ਪ੍ਰਤੀਕਰਮ ਇਹੀ ਰੁੰਦਾ ਹੈ ਕਿ ਜਿਹੜੇ ਜੀਉ'ਦੇ ਰਹਿਣਾ ਨਹੀ" ਜਾਣਦੇ 
ਤੇ ਹਿੰਸਾ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ, ਦੂਸਰਿਆਂ ਨੂੰ ਚੰਗੀ ਜ਼ਿੰਦਗੀ ਦੇਣ ਲਈ ਸੰਘਰਸ਼ ਕਰ 
ਸਕਦੇ ਹਨ ?' ” 


ਇਸ ਤਰ੍ਹਾਂ ਮੱਧ ਵਰਗ ਦੇ ਲਈ ਨਕਸਲਵਾਦੀ ਲਹਿਰ ਕਲਕੱਤਾ ਤੇ ਹੌਰਨਾਂ ਸ਼ਹਿਰਾਂ 'ਚ ਚੱਲ ਰਹੀ ਲਹਿਰ ਤਕ 
ਹੀ ਸੀਮਤ ਸੀ । ਉਹ ਖ਼ਤਰਨਾਕ ਲੜਾਈਆਂ ਲੜਦੇ ਸਨ, ਮਾਰਦੇ ਸਨ ਤੇ ਮਰ ਜਾਂਦੇ ਸਨ । ਜੇਲ੍ਹ-ਹਤਿਆਵਾਂ 'ਤੇ ਵੀ 
ਧਿਆਨ ਦਿਤਾ ਜਾਂਦਾ ਸੀ ਕਿਉਂਕਿ ਜੇਲ੍ਹ ਵੀ ਸ਼ਹਿਰ ਵਿਚ ਸਨ । ਕਿਉਕਿ ਲਹਿਰ ਦਾ ਸ਼ਹਿਰੀ ਅਧਿਆਏ ਖਤਮ ਹੋ ਗਿਆ 
ਸੀ, ਇਸ ਲਈ ਉਹ ਇਹ ਵੀ ਮੰਨਣ ਲਗ ਪਏ ਸਨ _ਕਿ ਲਹਿਰ ਖ਼ਤਮ ਹੋ ਗਈ ਹੈ । ਉਹਨਾਂ ਲਈ ਪਿੰਡਾਂ ਦੀ ਕੌਈ ਰੋਂਦ 
ਨਹੀਂ” ਹੈ । ਉਹਨਾ ਦਾ ਸਾਰਾ ਸਰੋਕਾਰ ਕਲਕੱਤਾ ਤੇ ਹੋਰਨਾਂ ਸ਼ਹਿਰਾਂ ਨਾਲ ਹੈ । ਸਚਾਈ ਤਾ _ਇਹ ਹੈ ਕਿ _ਤੇਭਾਗਾ ਤੇ 
ਤੇਲੰਗਾਨਾਂ ਦੇ ਵੀਰਤਾ ਪੂਰਨ ਕਿਰਸਾਣ ਸੰਘਰਸ਼ ਸਾਡੇ ਬਹੁਤ ਸਾਰੇ ਲੇਖਕਾਂ ਤੇ ਫਿਲਮ ਨਿਰਮਾਤਾਵਾਂ ਦੇ ਜੀਵਨ 'ਚ ਰੀ 
ਹੋਏ, ਪਰ ਉਹ ਇਹਨਾਂ ਤੋਂ ਪੂਰੀ ਤਰ੍ਹਾਂ ਵੱਖਰੇ ਰਹੇ । 

ਇਸ ਖੂਨੀ ਦਹਾਕੇ ਦਾ ਮੂਲ ਕਾਰਨ ਛੋਂਟੇ ਕਿਰਸਾਣਾ, ਖੇਤ ਮਜ਼ਦੂਰਾਂ, ਬਟਾਈਦਾਰਾਂ, ਆਦਿਵਾਸੀਆਂ ਅਤੇ 
ਨੰਗੋ ਭੁੱਖੇ ਲੋਕਾਂ ਦੀ ਸ਼ਰਮਨਾਕ ਲੁੱਟ ਹੈ ਅਤੇ ਲੁੱਟ ਦੀ ਇਹ ਪ੍ਰਕਿਆ ਅਜ ਵੀ ਬਿਨਾਂ ਕਿਸੇ ਰੋਕ ਤੋ ਚਲ ਰਹੀ ਹੈ । ਇਸ 
ਖੂਨੀ ਦਹਾਕੇ ਦਾ ਮੁੱਖ ਕਾਰਨ ਭਾਰਤ ਦੇ ਨਵੇ' ਜ਼ਮੀਂਦਾਰਾਂ, ਜੌਤਦਾਰਾਂ ਨੂੰ ਰਾਜ਼ ਕੇਦਰ, ਵਲੋ“ ਮਿਲਣ ਵਾਲੀ , ਹਿਫ਼ਾਜਤ 
ਹੈ । ਉਹਨਾਂ ਨੂੰ ਫੌਜ਼ੀ ਤੇ ਪੁਲਸ ਦੀ ਸੁਰਖਿਆ ਪ੍ਰਾਪਤ ਹੈ-ਇਹਨਾਂ ਕੋਲ ਲਾਈਸੇ'ਸ ਵਾਲੀਆਂ ਤੇ ਬਿਨਾਂ ਲਾਈਸੇ'ਸ ਵਾਲੀਆਂ 

ਬੰਦੂਕਾਂ, ਹਨ । ਬੰਗਾਲੀ ਫਿਲਮਾਂ ਵਿਚ _ਕਦੀ ਵੀ ਬੁਨਿਆਦੀ ਕਾਰਨਾਂ ਨੂੰ ਨਹੀਂ ਵਖਾਇਆ ਜਾਂਦਾ । ਅੱਵਲ ਤਾਂ 

ਪਰਦੇ 'ਤੇ ਬੜੇ ਥੋੜੇ ਸਮੇਂ ਲਈ ਕੋਈ ਨਕਸਲਵਾਦੀ ਪਾਤਰ ਆਉ'ਦਾ ਹੈ । ਉਹ ਵੇਖਣ ਵਿਚ ਖੂਬਸੂਰਤ ਤੇ ਪੜਿਆ 
ਲਿਖਿਆ ਨੌਜਵਾਨ ਹੁੰਦਾ ਹੈ ਜਿਸ 'ਚ ਆਦਰਸ਼ ਹਿਲੋਰੇ ਲੈ ਰਿਹਾ ਹੁੰਦਾ ਹੈ ਤੇ ਜਿਹੜਾ ਹਮੇਸ਼ਾ ਅਸੰਭਵ ਸੁਪਨਿਆਂ ਵਿਚ 
ਡੱਬਾ ਰਹਿੰਦਾ ਹੈ । ਉਹ ਜਾਂ ਤਾਂ ਕਿਸੇਂ ਕੋਲ ਲੁਕਣ ਦੀ ਥਾਂ ਚਾਹ ਰਿਹਾ ਹੁੰਦਾ ਹੈ ਜਾਂ ਪੁਲਸ ਦੀ _ਗੋਲੀ_ਦਾ ਸ਼ਿਕਾਰ ਹੁੰਦਾ 
ਹੈ । ਜੰਗਲ ਵਿਚ ਪੁਲਸ ਨਾਲ ਟੱਕਰ 'ਚ ਉਸ ਨਾਲ ਇਕ ਵੀ ਆਦਿਵਾਸੰ, ਜਾਂ ਸਥਾਨੀ, ਪੇਂਡੂ ਬੈਦਾ ਨਹੀਂ ਵਖਾਇਆਂ 
ਜਾਂਦਾ, ਜਦ ਕਿ ਜੈਗਲ ਦੇ ਇਲਾਕਿਆਂ ਵਿਚ ਨਕਸਲਵਾਦੀਆਂ ਨੂੰ ਅਕਸਰ ਉਥੋ ਦੇ ਵਸਨੀਕਾਂ ਦਾ ਸਮਰਥਨ ਮਿਲਿਆ । 
ਕਿਰਸਾਣਾਂ ਤੇ ਆਦਿਵਾਸੀਆਂ ਨੈ ਉਹਨਾਂ ਨਾਲ ਮੋਢੇ ਨਾਲ ਮੌਢਾ ਜੋੜ ਕੇ ਲੜਾਈ 'ਚ ਹਿੱਸਾ ਲਿਆ ਤੇ ਉਹਨਾਂ ਨਾਲ ਹੀ 
ਜਾਨਾਂ ਵਾਰੀਆਂ । 

ਮੈ” ਉਹਨਾਂ ਰਚਨਾਵਾਂ ਦਾ ਜ਼ਿਕਰ ਕਰ ਰਹੀ ਹਾਂ ਜਿਨ੍ਹਾਂ ਦੀ ਰਚਨਾ ਅਨੁਭਵ ਸੱਖਣੇ ਲੋਕਾਂ ਨੇ ਕੀਤੀ ਹੈ । 
ਅਜ ਬੈਗਾਲੀ ਸਾਹਿਤ ਦਾ ਲਗਭਗ ਹਰ ਸੁਚੇਤ ਪਾਠਕ ਪੇਸ਼ਾਵਰ ਲੇਖਕਾਂ ਵਲੋ“ ਪਿਛਲੇ ਤਿੰਨਾਂ ਸਾਲਾਂ ਵਿਚ (1970-72) 
ਨਿਭਾਈ ਗਈ ਸ਼ੱਕੀ ਭੂਮਿਕਾ ਤੌ” ਪੂਰੀ ਤਰ੍ਹਾਂ ਵਾਕਿਫ ਹੈ, ਜਦ ਕਲਕੱਤਾ ਜਾਂ ਪੱਛਮੀ ਬੰਗਾਲ ਰੋਜ ਕਸਾਈ-ਖਾਨਾ ਕਣਿਆਂ 
ਹੋਇਆ ਸੀ । ਇਹ ਹਾਲਤ ਸਾਰਿਆਂ ਲੇਖਕਾਂ ਦੀ ਨਹੀਂ, ਪਰ ਲਗਭਗ ਸਾਰੇ ਲੇਖਕਾਂ ਦੀ ਸੀ । ਮੈ ਬਾਰ ਬਾਰ ਕਿਹਾ ਕਿ 
ਜਾਣ-ਬੁੱਝ ਕੇ ਆਪਣੇ ਆਪ ਨੂੰ ਸੰਬੈਧਿਤ ਨਾ ਰੱਖਣਾ ਇਕ ਲੇਖਕ ਲਈ ਸਭ ਤੋ ਵੱਡਾ ਅਪਰਾਧ ਹੈ । ਲੋਖਕਾਂ ਨੇ 
ਉਸ ਵੇਲੇ ਜਬਾਨ 'ਬੈਦ ਰੱਖੀ ਜਦ ਫੌਜ਼, ਸੀ. ਆਰ. ਪੀ. ਤੇ ਸਰਕਾਰੀ, ਸਰਪਰਸਤੀ ਪ੍ਰਾਪਤ ਗ੍ਰੰਡਿਆਂ ਨੇ ਕਨੂੰਨ ਤੇ 
ਵਿਵਸਥਾ ਬਣਾਏ ਰੱਖਣ ਲਈ ਪੱਛਮੀ ਬੰਗਾਲ ਨੂੰ ਕਸਾਈ-ਖਾਨਾ ਬਣਾ ਦਿਤਾ ਸੀ । ਕਿਹਾਰ ਤੇ ਆਂਧਰਾ ਦੇ ਖੇਤਾਂ ਤੇ ਜੰਗਲਾਂ 
'ਚ ਸੰਘਰਸ਼ ਜਾਰੀ ਰਿਹਾ, ਪਰ ਉਹ ਦੂਸਰੇ ਗਾਜ ਸਨ । 'ਸਾਹਿਤ ਵਿਚ _ਨਕਸਲਵਾਦੀ ਲਹਿਰ ਨੂੰ ਥਾਂ ਉਦੋਂ ਮਿਲਣਾ ਸ਼ੁਰੂ 
ਹੋਇਆ ਜਦੋਂ ਇਸਤਰਾਂ ਕਰਨ ਵਿਚ ਕੋਈ ਖਤਰਾ ਨਹੀਂ' ਸੀ । ਕਈ ਲੇਖਕਾਂ ਨੇ ਆਪਣੇ ਪ੍ਰਤੀਕਰਮ ਪ੍ਰਗਟਾਏ । ਲੀਡਰਾਂ 
ਤੇ ਕਾਰਕ੍ਨਾਂ ਦੇ ਕਤਲ ਹੋ ਗਏ ਸਨ ਜਾਂ ਉਹ ਲਹਿਰ ਤੋ ਅੱਡ ਹੋ ਚੁਕੋ ਸਨ, ਜਾਂ ਜੇਲ੍ਹਾਂ ਵਿਚ ਸਨ । ਹੁਣ ਲੇਖਕਾਂ ਲਈ 
ਕੁਝ ਵੀ ਲਿਖਣਾ ਅਸਾਨ ਸੀ ਤੇ ਉਹਨਾਂ ਨੇ ਲਿਖਿਆ ਵੀਂ । ਬੰਗਾਲੀ ਸਾਹਿਤ ਵਿਚ ਵਧੋਰੇ ਕਰਕੇ ਨਕਸਲਵਾਦੀਆ ਨੂੰ 
ਐਨਾ ਕੱਟਰ ਆਦਰਸ਼ਵਾਦੀ ਦਿਖਾਇਆ ਗਿਆ ਹੈ ਜਿਹੜਾ ਗਲਤ ਰਾਜਨੀਤੀ ਨਾਲ ਚਲਦਾ ਹੈ । ਉਹ ਬਗੈਰ ਕਿਸੇ ਤਰਕ 
ਜਾਂ ਕਾਰਨ ਦੇ ਕਤਲ ਕਰਦੇ ਹਨ ਤੇ ਖੁਦ ਵੰ ਮਾਰੇ ਜਾਂਦੇ ਹਨ । ਕੁਝ ਮਸ਼ਹੂਰ ਲੇਖਕਾਂ ਨੇ ਉਹਨਾਂ ਨੂੰ ਜਾਣ-ਥੁੱਝ ਕੇ 
ਬਦਨਾਮ ਕੀਤਾ । ਇਸ ਸਮੇ' ਦੌਰਾਨ ਕੁਝ ਵਧੋਰੇ ਘੁੱਟ ਮਸ਼ਹੂਰ ਲੌਖਕਾਂ ਨੇ ਪੂਰੀ ਸ਼ਰਧਾ ਨਾਲ਼ ਕਹਾਣੀਆਂ, ਨਾਟਕ ਤੇ 
ਕਵਿਤਾਵਾਂ ਲਿਖੀਆਂ । ਇਹਨਾਂ ਵਿਚੋ` ਸਾਰੀਆਂ ਰਚਨਾਵਾਂ ਵਧੀਆ ਨਹੀ ਕਹੀਆਂ ਜਾ ਸਕਦੀਆਂ, ਪਰ ਇਹਨਾਂ ਨੌਜਵਾਨ 
ਲੇਖਕਾਂ ਨੇ ਆਪਣੇ ਵਡੇਰਿਆਂ ਦੇ ਪਾਪ ਦਾ ਪਛੋਤਾਵਾ ਤਾਂ ਕੀਤਾ ਹੀ । 


। 


[ਦਾ 


੧੭ ਕੱਦ 1 " 
ਪਦ 


ਆ 


ਲਿਵ 


ਕੂ 


੍ 


੨੧੨੮. -ਦ 


1973 ਦੇ ਬਾਅਦ ਕੁਝ ਵਿਰੋਧੀ ਖੇਮ ਨੇ ਅਚਾਨਕ ਸ਼ਹਿਰੀ ਨਕਸਲਵਾਦੀਆਂ ਦੇ ਪੱਖ ਵਿਚ ਖੁਬਸੂਰਤ ਰਸਾਲੇ 
ਕਢਣੇ ਸ਼ੁਰੂ ਕੀਤੇ । ਇਸ ਜਿਉ'ਦੇ ਵਿਸ਼ੇ 'ਚ ਚਾਣਚਕ ਪੈਦਾ ਹੋਈ ਦਿਲਚਸਪੀ ਨੋ ਖੁਦ ਲਹਿਰ ਬਾਰੇ ਸੋਕਾ ਦਾ ਮਾਹੌਲ 
ਤਿਆਰ ਕਰ ਦਿਤਾ । ਕਿਉਕਿ ਸਰਗਰਮ ਕਾਰਕੁਨਾਂ ਦੀ ਅਵਾਜ਼ ਨੂੰ ਦਬਾ ਦਿਤਾ ਗਿਆ ਸੀ, ਇਸ ਲਈ ਕੌੜੇ ਪ੍ਰਬੰਧ ਦੇ 
ਸਪਸ਼ਟੀਕਰਣ ਲਈ ਕੋਈ ਸਾਹਮਣੇ ਨਹੀਂ ਆਇਆ । ਇਸ ਦੋਸਤਾਨਾ ਮਾਹੌਲ ਨੇ-ਕੁਝ ਚਿਰ ਲਈ ਕਲਕੱ ਤੇ ਨੂੰ ਤਾਜ਼ਗੀ 
ਦਿਤੀ ਸੀ । ਹੁਣ ਇਕ ਨਵੀ” ਖੇਡ ਦੀ ਸ਼ੁਰੂਆਤ ਹੋਈ । ਖੂਨੀ ਦਹਾਕੇ ਦਾ _ ਪੂਰੀ ਤਰ੍ਹਾਂ ਸਫਾਇਆ ਕੀਤਾ ਜਾਣਾ ਸੀ । 
ਕਲਕੱਤਾ ਫੇਰ ਉਸੇ ਸੜ੍ਹਾਂਧ 'ਚ ਪਰਤ ਆਇਆ ਸੀ । ਕੁਝ ਵਰ੍ਹਿਆਂ 'ਚ ਹੀ ਤਮਾਮ ਅਜ਼ੀਬੋ ਗਰੀੜ ਤੇ ਸ਼ੱਕੀ ਚਰਿਤ੍‌ ਵਾਲੇਂ 
ਲੌਕਾਂ ਨੇ ਇਕ ਤੋ ਇਕ ਪੇਤਲੇ ਮਸਲਿਆਂ ਲਈ ਗ੍ਰਿਫਤਾਰੀਆਂ ਦਿਤੀਆਂ । ਅਜ ਇਹ ਲਿਖਿਆ ਜਾ ਸਕਦਾ ਹੈ ਕਿ ਉਹਨਾਂ 
ਦੀਆਂ ਕਲਾਬਾਜ਼ੀਆਂ ਤੇ ਧਿਆਨ ਦਿਤਾ ਗਿਆ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ । ਲਹਿਰ ਦੇ ਚਰਿਤ੍ਰ ਦੇ ਕਤਲ 
ਦਾ ਕੌਮ ਸ਼ੁਰੂ ਹੋਗਿਆ ਸੀ ਤੇ ਇਸ ਤਰ੍ਹਾਂ ਕਰਨ ਪਿਛੇ ਮਣਸ਼ਾ ਇਹ ਸੀ ਕਿ ਗ੍ਰਿਫ਼ਤਾਰ ਨਕਸਲਵਾਦੀ ਕਿਸੇ ਨਾ ਕਿਸੇ ਦਿਨ 
ਜੇਲ੍ਹ ਤਂ ਛੁੱਟ ਕੇ ਬਾਹਰ ਆਉਂਣਗੇ । ਅਜੇਹੀ ਹਾਲਤ ਵਿਚ ਉਹਨਾਂ ਨੂੰ ਜਨਤਾ ਦਾ ਸਨਮਾਨ ਨਾ ਮਿਲ ਸਕੇ । ਇਕ ਘਟੀਆ 
ਰਸਾਲੇ ਦੇ ਵਿਸ਼ੇਸ਼-ਅੰਕ ਦੀ ਬਰਬਸ ਯਾਦ ਆ ਜਾਂਦੀ ਹੈ । 

ਲੋਕਾਂ ਦੇ ਪ੍ਰਤੀਕਰਮ ਵੀ ਆਉਣ ਲਗ ਪਏ : (1) ਕਿਉ” ਇਹ ਬੁਜੁਰਗ ਲੌਕ, ਜੋ ਖੱਖੂਆਂ ਦੇ ਵਿਰੋਧੀ ਹਨ, 
ਰਸਾਲੋ ਕੱਢ ਰਹੇ ਹਨ ? ਜਾਂ ਜੇਲ੍ਹ ਜਾਂ ਰਹੇਂ ਨੇ ? (2) ਸਾਨੂੰ ਪਤਾ ਏ ਕਿ.ਇਹ ਕਿਸ ਸ਼ੌਮੇ ਦੇ ਹਨ ? ਦੋ ਡੇਦੋਚਾਰ 
ਹੁੰਦੇ ਨੇ । ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਨਕਸਲਵਾਦੀ ਲਹਿਰ ਨੂੰ ਆਰਥਿਕ ਮਦਦ ਮਿਲਦੀ ਹੈ । ਇਸ ਦੇ ਪਿਛੋ 
ਇਕ ਵਡੀ-ਤਾਕਤ ਦਾ ਹੱਥ ਹੈ । (3) ਲਹਿਰ ਦੇ ਕਾਰਕੁਨ ਨਿਸਚੇ ਹੀ ਈਮਾਨਦਾਰ ਤੇ ਸਰਧਾਵਾਨ ਸਨ । ਪਰ ਹਰ 
ਨੌਜਵਾਨ ਇੰਜ ਹੀ ਹੁੰਦਾ ਹੈ । ਫਿਰ ਵੀ ਇਹ ਇਕ ਬੇਮਿਸਾਲ ਹੌਸਲੇ ਵਾਲੀ ਰੁਮਾਨੀ ਲਹਿਰ ਸੀ । 

ਕਿਹੜਾ ਕਹਿ ਸਕਦਾ ਹੈ ਕਿ ਚਾਲਬਾਜਾਂ ਨੂੰ ਸਫਲਤਾ ਨਹੀ” ਮਿਲੀ । ਜਨਤਾ ਦੀ ਦਿਲਚਸਪੀ ਖਤਮ ਹੋਣ 
ਲਗੀ । ਉਪਰਾਮਤਾ ਵਧਣ ਲਗੀ । ਫੇਰ ਐਮਰਜੰ'ਸੀ । ਅਖਬਾਰਾਂ ਦਾ ਗਲ ਘੁਟ ਦਿਤਾ ਗਿਆ । ਜੇਲ੍ਹ ਕਤਲਾਂ, ਫ਼ਾਂਸੀ ਤੇ 
ਸਤਾਏ ਜਾਣ ਦਾ ਸਿਲਸਿਲਾ ਚਲ ਪਿਆ । ਬਿਹਾਰ, ਆਂਧਰਾ ਤੇ ਪੱਛਮੀ ਬੰਗਾਲ 'ਚ ਵਧੌਰੇ ਦਮਨ ਹੋਇਆ । ਪੱਛਮੀ 
ਬੈਗਾਲ 'ਚ ਜਦੋਂ ਕੈਦੀਆਂ ਨੂੰ ਰਿਹਾ ਕੀਤਾ ਗਿਆ ਤਾਂ ਇਹ ਅਫ਼ਵਾਹ ਵੀ ਫ਼ੈਲੀ` ਕਿ ਜੇਲ੍ਹ ਦੇ ਅੰਦਰ ਨੇਤਾਵਾਂ ਨੂੰ ਖਹੀਦ 
ਲਿਆ ਗਿਆ ਹੈ । ਇਸ ਤੇ ਵੀ ਯਕੀਨ ਕਰਨਾ ਅਸਾਨ ਸੀ_ਕਿਉ'ਕਿ ਦੇਸ਼ ਦੀ ਰਾਜਨੀਤੀ ਵਿਚ ਸਾਰਿਆ ਖੋਮਿਆਂ ਦੇ 
ਪੇਸ਼ਾਵਰ ਰਾਜਨੀਤਕ ਨੇਤਾਵਾਂ ਨੇ ਵਖ ਵਖਰੀਆਂ ਕੀਮਤਾਂ ਤੇ ਆਪਣੇ ਆਪ ਨੂੰ ਖਰੀਦੇ ਜਾਣ ਲਈ ਛਡਿਆ ਹੋਟਿਆ ਸੀ । 
ਉਹ ਹੁਣ ਨੌਤਿਕਤਾ ਵਾਦੀ ਬਣ ਗਏ ਸਨ ਤੇ ਨਕਸਲਵਾਦੀ ਨੇਤਾਵਾਂ ਦੀ ਨਿੰਦਿਆਂ ਕਰਨ ਲੱਗ ਪਏ ਸਨ ਕਿ ਉਨ੍ਹਾਂ ਨੇ 
ਆਪਣੇ ਆਪ ਨੂੰ ਵੇਚ ਦਿਤਾ । ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਸਿਰਫ਼ ਸ਼ਹਿਰੀ ਨਕਸਲਵਾਦੀਆਂ ਜਾਂ ਨੇਤਾਵਾਂ 
ਨੂੰ ਹੀ ਵਧਾ ਚੜ੍ਹਾ ਕੇ ਪੰਸ਼ ਕੀਤਾ ਗਿਆ । ਬੰਗਾਲੀ ਸਾਹਿਤ ਵਿਚ ਨਕਸਲਵਾਦ ਦੇ ਵਿਸ਼ੇ ਉਤੇ ਲਿਖੀਆਂ ਗਈਆਂ ਰਚਨਾਵ'”- 
ਦੇ ਹਾਲ ਵਿਚ ਹੋਏ ਸਰਵੇ ਤੋ ਪਤਾ ਚਲਦਾ ਹੈ ਕਿ ਗੌਦੇ ਪ੍ਰਚਾਰਾਂ ਦਾ ਸਿਲਸਿਲਾ ਕਿਸੇ ਹੱਦ ਤਕ ਕਾਇਮ ਸੀ, ਇਕ 
ਜੀਵਾਣੂ ਯੁਧ ਵਾਂਗ । ਨਕਸਲਵਾਦੀ ਲਹਿਰ ਦੇ ਖੋਖਲੇਪਨ ਨੂੰ ਉਜਾਗਰ ਕਰਨ ਦੀ ਖੇਤ ਜਾਰੀ ਧੈ । ਇਸ ਦੇ ਖਤਮ ਹੌਣ 
ਦੇ ਅਸਾਰ ਨਜ਼ਰ ਨਹੀਂ ਆਉਦੇ । ਸੱਚ ਹੀ ਇਹ ਇਕ ਸੰਕਟ ਦੀ ਘੜੀ ਹੈ । ਇੰ 

ਪਰ ਹੁਣ ਮੈ ਕੁਝ ਕੌੜੀ ਸਚਾਈ ਵਧ ਧਿਆਨ `ਦਵਾਉ'ਦੀ ਹਾਂ । ਇਹ ਸਹੀ ਹੈ ਕਿ ਪਹਿਲੇ ਦੌਰ ਦੇ ਨੈਤਾ ਤੇ 
ਸਰਗਰਮ ਕਾਰਕੁਨ ਜੇਲ੍ਹ ਦੀਆਂ ਸੀਖਾਂ ਪਿਛੋਂ ਤਾੜੇ ਹੋਏ ਸਨ । ਪਰ ਕੀ ਸੰਘਰਸ਼ ਖਤਮ ਹੋ ਗਿਅ। ਸੀ ? ਉਹ ਅਜ ਵੀ_ 
ਜਾਰੀ ਹੈ--ਇਸ ਵੇਲੈ ਵੀ । ਗੁਆਂਢੀ ਰਾਜ ਬਿਹਾਰ ਵਿਚ ਕਾਨ-ਮਜ਼ਦੂਰਾਂ ਤੇ ਖੇਤ ਮਜ਼ਦੂਰਾਂ ਦਾ ਜੰ ਘਰਸ਼, 
ਪਲਾਮ਼ੂ ਤੇ ਸਿੰਘਭੂਮ 'ਚ ਆਦਿਵਾਸੀਆਂ ਦੀ _ਸਗ਼ਵਾਨ ਲਹਿਰ--ਇਨ੍ਹਾਂ ਸਾਰਿਆਂ ਚ _ਤੇਜੀ ਆ ਰਹੀ ਹੈ ਤੇ ਇਹ ਵਖੌ- 
ਵਖਰੇ ਵਿਸਤਾਰ ਹਾਸਿਲ ਕਰ ਰਹੇ ਹਨ । ਝਾਰਖੰਡ ਲਹਿਰ ਦੇ ਫੌਰਨ ਬਾਅਦ ਦੇ ਦੌਰ ਵਿਚ ਬਿਹਾਰ ਦੇ ਵਖੌ-ਵਖਰੇ 
ਰਾਜਨੀਤਕ ਧੜਿਆਂ ਨੂੰ ਆਪਣੇ ਕਾਰਕੁਨਾਂ ਦੇ ਦਬਾਅ ਨਾਲ ਸਾਂਝੇ ਕਾਰਜ ਕਰਮ ਲਈ _ਇਕ-ਮੁੱਠ ਹੋਣਾ ਪਿਆ । ਲਹਿਰ 


ਦੇ ਜਿਹੜੇ ਕਾਰਨ ਸਨ, ਉਹ ਪੇਂਡੂ ਸਨ ਨਾ ਕਿ ਸ਼ਹਿਰੀ । ਦਮਨ ਸ਼ੁਰ੍ਹੰ ਹੋਣ ਵੇਲੇ ਸ਼ਹਿਰੀ ਲੀਡਰਸ਼ਿਪ ਦਾ ਕਿਤੇ ਪਤਾ 


5 


੫ 
ਨਹੀਂ ਸੀ, ਸੰਘਰਸ਼ ਜਾਰੀ ਰਖਣ ਲਈ ਲੌਕ ਸਾਹਮਣੇ ਆਏ । ਉਨ੍ਹਾਂ ਵਿਚੋ“ ਹੀ ਲੀਡਰਸ਼ਿਪ ਉਭਰੀ । ਉਹਨਾਂ ਲਈ 

ਇਹ ਜਿੰਦਗੀ ਮੌਤ ਦਾ ਸੰਘਰਸ਼ ਸੀ- ਆਪਣੀ ਹੋਂਦ ਦਾ ਸਵਾਲ ਸੀ । ਲਹਿਰ ਨੂੰ ਉਸਦੀ ਸਮੱਗਰਤਾ ਵਿਚ ਸ਼ਹਿਰੀ 
ਦਿਸ਼ਟੀਤੋਣ ਤੋ ਵੇਖਣਾ ਬੇਹੱਦ ਗਲਤ ਹੈ । ਇਹ ਖੇਤਾਂ ਤੇ ਜੰਗਲਾਂ 'ਚ ਕੇਂਦਰਿਤ ਸੀ ਤੇ ਹੈ । ਇਤੋ' ਤਕ ਕਿ ਉਦਯੋਗਿਕ ` 
ਖੋਤਰਾਂ ਵਿਚ ਵੀ ਉਦਯੋਗਿਕ ਮਜ਼ਦੂਰ ਪਿੰਡਾਂ ਤੋਂ ਆ ਕੇ ਕਾਨ ਜਾਂ ਹੋਰਨਾਂ ਉਦਯੋਗਾਂ 'ਚ ਵਿਸ ਲਈ ਕੌਮ ਕਰਦੇ ਸਨ 
ਕਿਉਕਿ ਪਿੰਡ 'ਚ ਉਹਨਾਂ ਨੂੰ ਰੋਟੀ (ਮਾ ਤੋ ਵਾਂਝੇ ਕਰ ਦਿਤਾ ਗਿਆ ਸੀ । 

ਨਾ ਤੇ ਸਰਕਾਰ ਤੇ ਨ ਵਿਰੋਧੀ ਖੇਮਾ ਇਹ ਚਾਹੁੰਦਾ ਹੈ ਕਿ ਇਹਨਾਂ ਸਚਾਈਆਂ ਨੂੰ ਉਜਾਗਰ ਕੀਤਾ ਜਾਵੇ । 
ਫਿਲਮਾਂ, ਨਾਟਕਾਂ ਤੇ ਸਾਹਿਤ ਲਦੀ ਵੀ ਇਹਨਾਂ ਵਿਜ਼ਿਆ ਨੂੰ ਨਹੀਂ ਚੁਣਿਆਂ ਜਾਂਦਾ । 

ਹੁਣ ਮੈ ਉਹਨਾਂ ਲੇਖਕਾਂ ਨੂੰ ਕੁਝ ਸ਼ਬਦ ਕਹਿਣਾ ਚਾਹਵਾਂਗੀ ਜਿਹੜੇ ਲਹਿਰ ਨਾਲ ਜੁੜੇ ਸਨੰ ਤੇ ਜਿਹੜੇ ਲਹਿਰ 
ਬਾਰੇ ਲਿਖਣਾ ਚਾਹੁੰਦੇ ਹਨ । ਮੈ ਤਿਹ ਦਾਅਵਾ ਨਹੀਂ ਕਰ ਤੀ 1; “ਜੇਹੇ _ਲੋਖਕਾਂ ਦੀਆਂ ਸਾਰੀਆਂ ਰਚਨਾਵਾਂ ਮੈ” ਪੜ੍ਹੀਆਂ 
ਹਨ । ਪਰ ਮੈਂ ਕਾਫੀ ਕਹਾਣੀਆਂ ਤੇ ਕੁਝ ਨਾਵਲਿੱਟ ਪੜ੍ਹ ਹਨ । ਮੇਰਾ ਖਿਆਲ ਹੈ ਕਿ ਲਹਿਰ ਦੇ ਅਧਾਰ ਨੂੰ ਸਥਾਪਿਤ 
ਕਰਨ ਢੀ ਜ਼ਿੰਮੇਵਾਰੀ ਹੌਰਨਾਂ ਦੇ ਮੁਕਾਬਲੇ '਼ ਟਿਹਨਾਂ ਲੇਖਕਾਂ ਤੇ ਜ਼ਿਆਦਾ ਹੈ । ਹੁਣ ਤਕ ਪ੍ਰਕਾਸ਼ਤ ਕਹਾਣੀਆਂ ਤੇ 
ਨਾਵਲਿੱਟ 'ਚ ਟਿਕ ਨਮੂਨਾ ਅਕਸਰ ਵੇਖਣ ਨੂੰ ਮਿਲਦਾ ਹੈ । ਟਿਕ ਜਾਂ ਵਧ ਨਕਸਲਵਾਦੀ ਨੌਜਵਾਨ ਪਿੰਡਾਂ 'ਚ ਜਾਂਦੇ ਹਨ, 

`ਉਥੇ' ਪੇਂਡੂਆਂ ਨਾਲ ਰਲਕੇ ਜੋਤਦਾਰ ਜਾਂ ਸੂਦਖੋਰ ਦੇ ਖਿਲਾਫ ਹਥਿਆਰਬੈਦ ਘੋਲ 'ਚ ਪੈ ਜਾਂਦੇ ਹੋਨ, ਪੁਲਸ ਦੇ ਆਉਣ 

'ਤੇ ਉਹਨਾਂ ਦਾ ਮੁਕਾਬਲਾ ਹੁੰਦਾ ਹੈ; ਗ੍ਰਿਫਤਾਰ ਹੁੰਦੇ ਨੇ, ਜਾਂ ਬਚ ਜਾਂਦੇ ਹਨ ਤੇ ਸੰਘਰਸ਼ ਨੂੰ ਅਗਾਂਹ ਤੌਰਦੇ ਹਨ । 
ਲਗਭਗ ਸਾਰੇ ਪੜ੍ਹ ਲਿਖੇ ਨਕਸਲਵਾਦੀ ਨੌਜਵਾਨ ਚੀਨੀ ਕ੍ਰਾਂਤੀਕਾਰੀ ਕਵਿਤਾਵਾਂ ਦੇ ਗੀਤ ਉਲੇਖ ਕਰਦੇ ਹਨ ਤੇ ਬੇਸ਼ਕ 
ਮਾਓ ਜ਼ੋ ਤੰਗ ਦਾ ਉਲੇਖ ਤਾਂ ਕਰਦੇ ਹੀ ਹਨ । ਇਹ ਲੇਖਕ ਈਮਾਨਦਾਰ, ਸ਼ਰਧਾਵਾਨ ਤੇ `ਸਮਰਪਤ ਹਨ ਅਤੇ 
ਕਿਸਾਨੀ-ਇਨਕਲਾਬ ਵਿਚ ਯਕੀਨ ਰੱਖਦੇ ਹਨ । 

ਪਰ ਪਾਠਕਾਂ ਦੇ ਲਿਹਾਜ਼ ਤੋ“ ਉਹਨਾਂ ਵਿਚ ਵੱਡੀ ਘਾਟ ਹੈ । ਉਹ ਆਪਣੇ ਪਾਠਕਾਂ ਨੂੰ ਆਪਣੀ ਗੱਲ ਮਨਵਾਂ 
ਨਹੀ” ਸਕਦੇ । ਮੈਨੂੰ ਹਮੇਸ਼ਾ ਹੈਰਾਨੀ ਹੁੰਦੀ ਹੈ ਕਿ ਕਿਸ ਤਰ੍ਹਾਂ ਇਹਨਾਂ ਸ਼ਹਿਰੀ _ ਨੌਜਵਾਨਾਂ ਨੂੰ ਜਾਂ ਪੇਡੂਆਂ ਨੂੰ ਐਨਾ 
ਵਿਸ਼ਵਾਂਸ਼ ਹੋਇਆ ? ਹਾਲਾਂ ਕਿ ਇਹ ਠੀਕ ਹੈ ਕਿ ਪੇਂਡੂਆਂ` ਨੇ ਉਹਨਾਂ 'ਤੇ- ਵਿਸ਼ਵਾਸ਼ ਕੀਤਾ । ਪਰ ਕਿਵੇ ? ਕੀ ਐਨਾ 
ਕਹਿ ਦੇਣਾ ਹੀ ਬਥੇਰਾ ਹੋਵੇਗਾ ਕਿ ਕਿਸ਼ਾਦਾਂ ਦੀ ਲੁੱਟ ਹੁੰਦੀ ਹੈ । ਲੁੱਟ ਦੀ ਪ੍ਰਕ੍ਰਿਆ ਕੀ ਹੈ ? ਪੇਂਡੂ ਲਹਿਰ ਦੇ ਰਾਰੇ 'ਚ 
ਪਾਠਕਾਂ ਨੂੰ ਕਾਇਲ ਕਰ ਦੇਣ_ਵਾਲੀ ਪਿੱਠ ਭੌਂ ਦੀ ਘਾਟ ਕਰਕੇ ਇਹਨਾਂ ਰਚਨਾਵਾਂ ਦਾ ਪ੍ਰਮਾਣਿਕ ਮਹਤੱਵ ਨਹੀ” ਰਹਿ 
ਜਾਂਦਾ । ਨਕਸਲਵਾਦੀ ਲੇਖਕ ਵੀ ਜੇ ਆਪਣੀ ਲਿਖਤ 'ਚ ਕ੍ਰਾਂਤੀਕਾਰੀ ਜੋਸ਼ ਤੇ ਉਤਸ਼ਾਹ ਨੂੰ ਤਾਂ ਉਜਾਗਰ ਕਰਨ ਅਤੇ ਲੁੱਟ 
ਤੇ ਦਮਨ ਦੀ ਪ੍ਰਕ੍ਰਿਆ ਤੇ ਉਸਦੇ ਅਸਲੀ ਖਾਸੇ ਨੂੰ ਠੰਗਾ ਨਾ ਕਰਨ ਤਾਂ ਵਿਰੋਧੀ ਖੇਮੇ ਵਾਲੇ ਇਸ ,ਸਾਹਿਤ ਦੇ ਅਧਾਰ 'ਤੇ 
ਅਸਾਨੀ ਨ.ਲ.ਵਿਹ ਕਹਿ ਸਕਦੇ ਹਨ ਕਿ ਫਸ ਲਹਿਰ ਦੀ ਅਗਵਾਈ ਬੇਮਿਸਾਲ ਹੋਸਲਾਵਾਲਿਆਂ ਤੇ ਰੁਮਾਨੀ ਅਣਸਤ 
ਦੇ ਹੱਥ ਵਿਚ ਸੀ । 

ਮੁਕਤੀ ਦੇ ਦਹਾਕੇ ਦੇ ਦੋਰਾਨ ਬਿਹਾਰ ਦੇ ਕਿਰਸਾਣਾ ਤੇ ਆਦਿਵਾਸੀਆਂ ਨੇ _ਹਥਿਆਰਬੈਦ ਘੋਲ ਨੂੰ-ਜੀਉੱਦੇ 
ਰਖਿਆ । ਉਹਨਾਂ ਨੂੰ ਉਹ ਭੂਮਿਕਾ ਕਿਉ” ਨਹੀਂ ਮਿਲੀ ਜਿਸਦੇ ਉਹ ਹੱਕਦਾਰ ਸਨ-ਸਾਡੀਆਂ ਲਿਖਤਾਂ ਵਿਚ ਕਿਉ” ਨਹੀ” 
ਮੁਖ ਭੂਮਕਾਵਾਂ ਮਿਲੀਆਂ ? ਚੀਨ ਦੀਆਂ ਕਵਿਤਾਵਾਂ ਦੇ ਗੀਤ ਹੀ ਕਿਉ” ? ਭਾਰਤ ਦੇ ਪੇੱਡੂਆਂ ਨੇ ਸਦਾ ਹੀ ਇਤਿਹਾਸ _ 
ਦੀਆਂ ਮਹਤਵ ਪੂਰਨ ਘਟਨਾਵਾਂ ਨੂੰ ਲੌਕ ਗੀਤਾਂ ਵਿਚ ਸਦਾ ਲਈ ਸਮੋ ਦਿਤਾ ਹੈ ਤੇ ਉਹ ਅਜ ਵੀ ਇੰਝ ਹੀ ਕਰਦੇ ਹਨ, 
ਅਤੇ ਸਾਡੋ ਲੋਕਗੀਤ, ਆਦਿਵਾਸੀ ਗੀਤ ਖੂਬਸੂਰਤ ਕਵਿਤਾਵਾਂ ਵੀ ਹਨ । 

ਸੌਕਟ ਦੀ ਇਸ ਘੜੀ ਵਿਚ ਉਹ ਕੀ ਕਰ ਰਹੇ ਹਨ ? ਉਹ ਕਿਉ” ਨਹੀਂ ਬਿਹਾਰ, ਆਂਧਰਾ ਪ੍ਰਦੇਸ਼ ਜਾਂ ਹੋਰਨਾਂ 
ਥਾਵਾਂ ਤੇ ਚਲ ਰਹੇ ਸੰਘਰਸ਼ ਬਾਰੇ ਪੜ੍ਹ ਜਾਂ ਜਾਣ ਨਹੀਂ ਸਕਦੇ ? ਨਕਸਲਵਾਦੀ ਲਹਿਰ_ਕਰੋੜਾਂ ਲੌਕਾਂ ਦੀ ਜ਼ਿੰਦਗੀ ਨੂੰ 
ਪ੍ਰਭਾਵਿਤ ਕਰਨ ਵਾਲੀ ਕੁਝ ਜੀਵਤ ਸਮੱਸਿਆਵਾਂ ਦਾ ਤਰਕ ਪੂਰਨ ਸਿੱਟਾ ਸੀ । ਕੀ ਉਹ ਸਮੱਸਿਆਵਾਂ ਹਲ ਹੋ ਗਟੀਆ 
ਜਾਂ ਇਹਨਾਂ ਲੇਖਕਾਂ ਨੇ ਸ਼ੁਤਰਮੁਰਗ ਵਾਂਗ ਕੁਝ ਵੀ ਵੇਖਣ ਤੋਂ ਨਾਂਹ ਕਰ ਦਿਤੀ ਹੈ ? ਮੇਰਾ ਸਰੋਕਾਰ ਇਹਨਾਂ ਨਾਲ਼ ਹੈ । 


ਦੂਜਿਆਂ ਦੀ ਗਲ ਕਰਨੀ ਫਜੂਲ ਹੈ । 
ਅਜੋਕੇ ਸਾਹਿਤ ਦਾ ਇਕ ਠੌਸ ਅਧਾਰ ਬਨਾਣਾ ਚਾਹੀਦਾ ਹੈ । _ਇਸ ਦੀ ਬੁਨਿਆਦ ਨੂੰ ਬੜਾ ਮਜ਼ਬੂਤ ਕਰਨਾ 


_ਚੋਂਵੇਗਾ । ਜ਼ੁਲਮ ਤੋ ਦਮਨ ਦੇ ਤੰਤਰ ਨੂੰ ਨੰਗਾ ਕਰਨਾ ਪਵੇਗਾ । ਤਾਰਤ ਦੀ ਜਟਿਲ ਤੇ ਔਖੀ ਜ਼ਮੀਨੀ ਪ੍ਰਣਾਲੀ ਸ੍ਰਧਾਰ 


ਕਨੂੰਨਾਂ ਦੀ ਨਕਾਬ 'ਚ ਗੌਰੀਬ ਕਿਸਾਨਾਂ ਦੀ ਲੁੱਟ, ਜਾਤਾਂ ਦੇ ਅਧਾਰ ਤੇ ਜ਼ੁਲਮ, ਜਾਤ ਤੇ ਵਰਗ ਦੇ ਅਧਾਰ ਤੇ ਦਮਨ, 
ਪ੍ਰਸ਼ਾਸਨ ਦਾ ਅਸਲੀ ਚਿਹਰਾ, ਮੌਕਾ ਪ੍ਰਸਤ ਖੱਕੂਆਂ ਦੀ ਅਗਵਾਟੀ ਵਾਲੀਆਂ ਕਿਸਾਨ ਲਹਿਰਾਂ ਦਾ ਭਾਂਡਾ ਭੌਨਣਾ-ਇਸ ਨੂੰ 
ਅਜ ਦੇ ਸਾਹਿਤ ਦੀਂ ਬੁਨਿਆਦ ਬਨਾਉਣਾ ਪਵੇਗਾ । ਸਚਾ 2 ਨੂੰ ਬਾਰ ਬਾਰ ਦੌਹਰਾਣਾ ਪਵੇਗਾ । ਸਿਰਫ ਇਸੇ ਢੰਗ ਨਾਲ 
ਅਸੀਂ ਸਾਜ਼ਸ਼ੀਆਂ ਦਾ ਮੁਕਾਬਲਾ ਕਰ ਸਕਦੇ ਹਾਂ । 

ਕੀ ਇਹ ਲੋਖਕ ਸੋਚਦੇ ਹਨ ਕਿ ਕਿਉਕਿ ਸ਼ਹਿਰੀ ਨੌਜਵਾਨਾਂ ਨੂੰ ਤਸੀਹੇ ਦਿਤੇ ਗਏ, ਉਹਨਾਂ ਦੇ ਕਤਲ ਕੀਤੇ 
ਗਏ ਤੇ ਉਹਨਾਂ ਨੂੰ ਜੇਲ੍ਹਾਂ ਵਿਚ ਸੁਟਿਆ ਗਿਆ, ਵਿਸ ਲਈ ਘੋਲ ਖਤਮ ਹੋ ਗਿਆ ? ਭਾਰੀ ਔਕੜਾਂ ਦੇ ਖਿਲਾਫ ਮੋਰੀ 
ਸ਼ਰਧਾ ਦਾ ਆਧਾਰ ਦਰਅਸਲ ਇਹ ਹੈ ਕਿ ਘੋਲ ਕਦੀ ਖ਼ਤਮ ਨਹੀ” ਹੌਇ।ਆ । ਜਿਤੇ ਜਿਥੇ ਘੋਲ ਦੇ ਕਾਰਨ ਮੌਜੂਦ ਹਨ 
ਉਥੇ ਅਜ ਵੀ--ਇਨ੍ਹਾਂ ਲਾਈਨਾਂ ਦੇ ਲਿਖੇ ਜਾਣ ਵੇਲੇ ਵੀ--ਹਥਿਆਰ ਬੰਦ ਘੋਲ ਜਾਰੀ ਹੈ । ਅਤੇ _ਨਾਲ ਹੀ ਜ਼ਾਲਮਾਨਾ 
ਦਮਨ ਵੀ ਕਾਇਮ ਹੈ । । 

ਇਹ ਨੌਜਵਾਨ ਲੋਖਕ ਪੌਸ਼ਾਵਰ ਲੇਖਕਾਂ ਦੀ ਗ਼ੈਰ-ਈਮਾਂਨਦਾਰੀ ਤੇ ਪੁਲਇਨਵਾਦੀ ਰੂਚੀ ਲਈ ਨਿੰਦਿਆਂ ਕਰਦੇ 
ਹਨ । ਉਹਨਾਂ ਦਾ ਇੰਜ ਕਰਨਾਂ ਜਾਇਜ਼ ਵੀ ਹੈ ਪਰ ਮੈ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ--'ਇਹ ਮੰਨੀ ਹੋਈ ਗੱਲ ਹੈ 
ਕਿ ਪ੍ਰਤੀਬੱਧਤਾ ਤੇ ਸੰਬੱਧਤਾ ਦੀ ਦਿਸ਼ਾ ਵਲ ਉਹਨਾਂ ਤੌ“ ਕੁਝ ਵੀ ਆਸ ਨਗ“ ਕੀਤੀ ਜਾ ਸਕਦੀ । ਪਰ ਕੀ ਤੁਸੀਂ ਉਹ 
ਕੀਤਾ ਜਿਹੜਾ ਕਰ ਸੁਕਦੇ ਸੌ ?' ਬਿਹਾਰ ਦੇ ਜਗਦੀਸ਼ ਮਹਤੋਂ, ਰਾਮੇਸ਼ਵਰ ਅਹੀਰ ਤੇ ਗੰਭੀਰਾਂ, ਆਂਧਰ ਦੇ ਪੰਤਾਦਰੀ 
ਕ੍ਰਿਸ਼ਨ ਮੂਰਤੀ ਤੇ ਜੱਥਾਰਾਓ, ਪੱਛਮ ਬੰਗਾਲ ਦੇ ਪੇਡ ਤੇ ਆਦਿ ਵਾਸੀ ਜੌਧੇ. ਕਿਉ” ਇਨਾਂ ਲੇਖਕਾਂ ਵਿਚ ਰੂਚੀ ਪੰਦਾ 
ਕਰਦੇ ? ਦਿੱਲੀ ਰਾਜਹਰਾਖਾਨ ਮਜ਼ਦੂਰ ਘੋਲ, _ਸਾਗਵਾਨ ਘੌਲ ਜਾਂ _ਬੈਧਕ ਮਜ਼ਦੂਰਾਂ ਤੇ ਖਤ ਮਜ਼ਦੂਰਾਂ ਦੀਆਂ 


_ਸਮੱਸਿਆਵਾਂ--ਇਹ ਲਿਖਣ ਲਈ ਜੀਉ'ਝ ਵਿਸ਼ੇ ਹਨ । ਇਹ ਖਾਮੌਸ਼ ਭਹਿਣ ਦਾ ਵੇਲਾ ਨਹੀ" । 


ਜੇ ਉਹ ਸਮਝਦੇ ਹਨ ਕਿ ਆਮ ਪਾਠਕਾਂ ਨੂੰ ਇਹ ਗੱਲਾਂ ਦਾ ਪਤਾ ਹੈ ਤਾਂ ਉਹ ਭਰਮ ਵਿਚ ਹਨ। ਹਾਲ ਵਿਚ ਹੀ 
ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਸਾਡਾ ਪਾਠਕ ਜ਼ਮੀਨ ਨਾਲ ਜੁੜੇ ਮਸਲਿਆਂ ਬਾਰੇ ਬਹੁਤ ਘਟ ਵਾਂਕਫ਼ੀਮਤ 
ਰਖਦਾ ਹੈ । ਕਈਆਂ ਨੇ ਮੈਨੂੰ ਦਸਿਆ ਕਿ 'ਅਗਨੀ ਗਹਤ' ਵਿਚ ਸੰਕਲਿਤ ਮੇਰੇ ਪਹਿਲੇ ਨਾਵਲਿੱਟ “ਆਪਰੇਸ਼ਨ ਬਸਾਈ 
ਟੁਡ' ਦੇ ਪੜ੍ਹਨ ਤੋਂ” ਪਹਿਲਾਂ ਤੱਕ ਉਹ ਖੇਤ ਮਜ਼ਦੂਰਾਂ ਬਾਰੇ ਕੁਝ ਨਹੀਂ ਜਾਣਦੇ ਸਨ । ਨਕਸਲਵਾਦੀਆਂ ਦੇ ਇਕ ਹਮਦਰਦ 
ਦੇ `ਇਹ ਜਾਣਕੇ ਬੜੀ ਹੈਰਾਨੀ ਹੋਈ ਕਿ ਪਲਮ੍ਰ ਦੇ ਇਕ ਆਦਿਵਾਸੀ ਨੂੰ 1977 ਤਕ ਵਸ ਲਈ ਬੰਧਕ ਮਜ਼ਦੂਰ ਦੇ ਤੌਰ 
ਤੇ ਕੰਮ ਕਰਨਾ ਪਿਆ ਕਿਉਕਿ 30 ਵਰ੍ਹੇ ਪਹਿਲਾਂ ਉਸ ਨੇ ਨੌ ਆਨੇ ਉਧਾਰ ਲਏ ਸਨ । ਉਸ ਨੇ ਕੌਰੇ ਕਾਗ਼ਜ਼ ਉਤੇ 
ਅਗੂਠਾ ਲਵਾਇਆ ਹੋਵਿਆ ਸੀ । ਮੈ” ਇਨ੍ਹਾਂ ਨੌਜਵਾਨ ਲੇਖਕਾਂ ਨੂੰ ਕਹਿੰਦੀ ਹਾਂ ਕਿ ਉਹ ਲੁੱਟ-ਪ੍ਰਣਾਲ] ਦਾ ਪਰਦਾ-ਫਾਸ਼ 
ਕਰਨ ਤੇ ਆਪਣੀਆਂ ਲਿਖਤਾਂ ਵਿਚ ਹਥਿਆਰ ਬੋਦ ਘੋਲ ਜਾਰੀ ਰਖਣ ਦੀਆਂ ਲੌੜਾਂ ਨੂੰ ਸਥਾਪਿਤ ਕਰਨ । ਫ਼ਿਲਮ 
ਨਿਰਮਾਤਾ ਜਾਣ ਬੁਝ ਕੇ ਸ਼ਹਿਹੀ ਨਕਸਲਵਾਦੀ ਨੌਜਵਾਨਾਂ ਦੀ ਗਲਤ ਤਸਵੀਤ ਪੇਸ਼ ਕਹਦੇ ਹਨ । ਉਹ ਕਾਈ ਵੀ 
ਕਿਸ਼ਟਾ ਗੌੜ ਜਾਂ ਭੂਮੀਆ ਜਾਂ _ਭਾਈ ਬੂਝਾ ਸਿੰਘ ਜਾਂ ਗੰਭੀਰਾਂ 'ਤੇ ਫਿਲਮ ਨਹੀ” ਬਨਾਉਣਜੇ । 
ਸ਼ਾਇਦ ਮੈ ਆਪਣੀ ਗੱਲ ਦੋਹਰਾ ਰਹੀ ਹਾਂ । ਪਰ ਇਹ ਬੜਾ ਬੁਰਾ ਵਕਤ ਹੈ । ਨਕਸਲਵਾਟੀਆਂ ਵਲੋ“ 
ਉਪਰਾਮਤਾ ਪੈਦਾ ਕਰਨ ਦੀ ਕਿਉ” ਲੋੜ ਪੈਦੀ ਹੈ ? ਇਸ ਦੀ ਵਜ਼ਾਹ ਇਹ ਹੈ ਕਿ ਆਪਣੀ ਸਾਰੀਆ ਘਾਟਾਂ ਦੇ ਕਾਵਜੂਦ 
ਸਿਰਫ ਉਹ ਹੀ ਸਾਨੂੰ ਉਹਨਾਂ ਸਮੱਸਿਆਵਾਂ ਨੂੰ ਵੇਖਣ ਲਤੀ ਮਜ਼ਬੂਰ ਕਰਦੇ ਹਨ. ਜਿਹੜੀਆਂ ਦੇਸ਼ ਨੂੰ ਤਹਿਸ-ਨਹਿਜ਼ 
ਕਰ ਰਹੀਆਂ ਹਨ । 
ਇਸ ਲਈ ਇਕ ਪਾਸੇ ਤਾਂ ਲੰਮੇ ਚੌੜੇ ਸ਼ਭਦਾਂ ਦੇ ਉਹਲੇ ਵਿਚ ਦਮਨ _ਦ) ਨੀਤੀ ਉਤੇ ਪਰਦਾ ਪਾ ਜਾਂਦੇ ਹਨ 
ਤੇ ਦੂਜੇ ਪਾਸੇ ਡੇਬਰਾ ਵਿਚ ਘਟ ਤੋਂ ਘਟ ਮਜ਼ਦੂਰੀ ਦੀ ਮੰਗ ਕਰਨ ਵਾਲੇ ਖੇਤ ਮਜ਼ਦੂਰਾਂ ਦੇ ਦਮਨ ਲਈ ਪੁਲਸ ਨੂੰ 


। 


ਡੇ 


ਜ਼ੁਲਮ ਲਈ ਛੱਡ ਦਿਤਾ ਜਾਂਦਾ ਹੈ । ਇਨਕਲਾਬ ਨੂੰ ਵੇਚਣ ਵਲੀ ਚੀਜ਼ ਬਣਾ ਦਿਤਾ ਜਾਂਦਾ ਹੈ । ਅਜ਼ ਕਲ ਪੱਛਮੀ 
ਬੰਗਾਲ ਵਿਚ ਇਨਕਲਾਬ ਦਾ ਭਾਅ ਬੜਾ ਉੱਚਾ ਹੈ । ਜਾਤਰਾਂ ਨਾਟਕਾਂ ਵਿਚ ਇਨਕਲ'ਬੀ ਵਿਸ਼ੇ ਭਰੇ ਹੁੰਦੇ ਹਨ । ਇਸ ਦੀ 
ਸਕ੍ਰਿਪਟ ਕਿਸੇ ਮਸ਼ਹੂਰ ਪੇਸ਼ਾਵਰ ਇਨਕਲਾਬੀ ਨਾਟਕਕਾਰ ਤੌਂ“ ਲਿਖਵਾਟੀ ਜਾਂਟੀ ਹੈ, ਹਰ ਨਾਟਕ ਦੀ ਪੇਸ਼ਕਾਰੀ ਵਿਰ ਕਾਫ਼ੀ 
ਪੈਸ਼ੇ ਖਰਚ ਹੁੰਦੇ ਹਨ । ਭੌਲੇਂ ਭਾਲੇ ਦਰਜ਼ਨ ਤਿਲੰਗਾਨਾਂ ਘੋਲ, ਹੋ ਚੀ ਮਿਨ, ਮਾਓ-ਜ਼ੇ-ਤੰਗ, ਲੈਨਿਨ ਦਾ ਵਿਗੜਿਆ ਰੂਪ 
ਵੇਖਦੇ ਹਨ । ਦਰਅਜਲ ਪੱਡਮੀ ਬੌਗੇਲ ਵਿਰ ਇਨਕ਼ਲਾਬ ਉਤੇ ਮਨੋਰੋਜਨ ਦੀ ਦੁਨੀਆਂ ਦੀ _ਇਜਾਰੇਦਾਰੀਵਹੈ । ਫਿਲਮਾਂ 
ਬਣ ਰਹੀਆਂ ਹਨ, ਜਾਤਰਾ ਮੰਡਲੀਆਂ ਨਾਟਕ ਖੇਡਣ ਵਿਚ ਰੁੱਤੀਆਂ ਹਨ । ਵਿਸ ਤਰ੍ਹਾਂ ਆਮ ਆਦਮੀ ਦੇ ਮਨ ਵਿਚ 
ਇਹ ਗੱਲ ਬੰਠਾਈ ਜਾ ਰਹੀ ਹੈ ਕਿ ਟਿਨਕਲਾਬ ਮਨੌਰੰ ਜਨ ਦਾ ਇਕ ਸਾਧਨ ਹੈ । ਇਕ ਤੋ' ਬਾਅਦ ਅਖ਼ਤਾਰਾਂ ਤੇ 
ਰ਼ਸਾਲਿਆ ਦੇ ਪ੍ਰਕਾਸ਼ਕ ਉਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ । ਆਖਰ ਸੁਣਨ ਦੀ ਪ੍ਰਕ੍ਰਿਆ ਦਿਮਾਗ ਤੋਹੀ 
ਸ਼ੁਰੂ ਹੁੰਦੀ ਹੈ । 

ਬੜੀ ਸੋਕਟ ਭਰੀ ਘੜੀ ਹੈ । ਮੈ" ਨਹੀਂ ਜਾਣਦੀ ਕਿ ਇਸ ਤੋਂ“ ਵੀ ਵੱਧ ਸੰਕਟ ਵਾਲੀ ਘੜੀ ਆਈ ਸੀ । ਇਹੋ 
ਵੇਲਾ ਹੈ,ਕੰਮ ਕਰਨ ਦਾ । ਇਹ ਸੌਚ ਕੇ ਕਿ ਅਸੀਂ ਓਨਾਂ ਕੀਤਾ ਜਿੰਨਾ ਕਰ ਸਕਦੇ ਸਾਂ, ਸੰਤੋਖ ਕਰ ਲੈਣ ਨਾਲ ਕੌਮ 
ਨਹੀਂ ਚਲਣਾ ਕਿਉਕਿ ਸਰਗਰਮ ਕਾਰਕ ਨ, ਪ੍ਰਤੀਬੱਧ ਲੋਕ ਅਜ ਦੇ ਪੇਸ਼ਾਵਰ ਲੋਖਕਾਂ ਨੂੰ ਮੁਆਫ਼ ਨਹੀਂ ਕਰਨਗੇ । ਜੇ 
ਨੌਜਵਾਨ ਲੇਖਕ ਆਪਣੀ ਜ਼ਿੰਮੇਵਾਰੀ ਤੋਂ ਕਤਰਾਉਣਗੇ ਤਾਂ ਉਹ ਲੌਕ ਇਨ੍ਹਾਂ ਨੂੰ ਕਦੀ ਮੁਆਫ਼ ਨਹੀ ਕਰਨਗੇ, ਜਿਹੜੇ 
ਅਜ ਘੋਲ 'ਚ ਫਸੇ ਹਨ । ਹਰੇਕ ਸੁਚੇਤ ਤੇ ਪ੍ਰਤੀਬੰਧ ਲੇਖਕ ਦਾ ਫਰਜ਼ ਹੈ ਕਿ ਉਹ ਤਰਕ ਤੇ ਅੰਕੜਿਆਂ ਦੇ ਅਧਾਰ 
'ਤੇ ਅਤੇ ਅਜੋਕੇ ਸਮੇ" ਚ ਜਾਰੀ ਘੋਲ ਨੂੰ ਇਤਿਹਾਸਕ ਪਰਿਪੁੱਖ ਵਿਚ ਵੇਖੋ । ਉਪਰਅ ਹੋਏ ਲੋਖਕਾਂ ਦੀ ਨਿੰਦਿਆ ਕਰਨਾ 
ਆਪਣਾ ਸਮਾਂ ਖ਼ਰਾਬ ਕਰਨਾ ਹੈ । ਸਾਰੀਆਂ ਬ੍ਰਾਈਆਂ ਦੂਜਿਆਂ ਵਿਚ ਵੇਖਣਾ ਇਕ ਮੱਧ ਵਰਗੀ ਆਦਤ ਹੈ । ਇਸ ਨਾਲ 
ਆਪਣਾ ਫਰਜ਼ ਨਾ ਪਰਾ ਕਰਨ ਦੀ ਗਲਤੀ ਨੂੰ ਮੁਆਫ ਨਹੀਂ` ਕੀਤਾ ਜਾ ਸਕਦਾ । 


(ਸਮਕਾਲੀਨ ਤੀਸਰੀ ਦੁਨੀਆਂ' ਤੋ ਧੰਨਵਾਦ ਸਹਿਤ । 
ਅਨੁਵਾਦ---ਸਬਿੰਦਰਜੀਤ ਸਾਗਰ) 


੫ -- ੫ ਅਸੀਸ 
ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ 


ਵਲੋਂ ਛਪਿਆ ਨਾਵਲ 
ਸਸਤਾ ਲਹੂ 


ਇਸ ਨਾਵਲ ਦੇ ਲੇਖਕ ਬੀਰ ਸਿੰਘ ਨਿਰਵੈਰ ਇਕ ਕਿਸਾਨ ਹਨ । ਆਪਣੀ ਜ਼ਿੰਦਗੀ ਦੇ ਸੱਠ ਸਾਂਲਾਂ ਦਾਂ ` 
ਤਜਰਬਾ ਉਹਨਾਂ ਨੇ ਇਸ ਨਾਵਲ ਵਿਚ ਲਿਖਿਆ ਹੈ, ਮੁਖ ਪਾਤਰ ਕਿਹਰ ਸਿੰਘ ਦੀ ਕਹਾਣੀ ਅਸਲ ਵਿਚ 
ਪੰਜਾਬ ਦੇ ਦਰਮਿਆਨੇ ਕਿਸਾਨ ਦੀ ਕਹਾਣੀ ਹੈ । ਆਲੋਚਕਾ ਦਾ ਕਹਿਣਾ ਹੈ ਕਿ ਪੰਜਾਬ ਦੀ ਕਿਸਾਨੀ ਦੀ ਜ਼ਿੰਦਗੀ 
ਦਾ ਸ਼ਾਇਦ ਇਸ ਤੋਂ` ਸੋਹਣਾ ਅਕਸ ਹਾਲੀ ਤਕ ਪੰਜਾਬੀ ਗਲਪ ਸਾਹਿਤ ਵਿਚ ਕਿਧਰੇ ਨਹੀ ਵੇਖਿਆ ਗਿਆ । 


ਸਫੇ 364--ਮੁਲ 10 ਰੁਪਏ 


ਚੋਤੀਵਾਂ ਦਰਵਾਜਾ 


ਨਸੀਮ ਅਹਿਮਦ ਖਰਲ 


ਦਿਨ ਦੇ ਚੜ੍ਹਾ ਨਾਲ ਜਦ ਉਹ ਪਾਣੀ _ਮਿਣਨ ਲੱਗਾ 
ਤਾਂ ਉਸ ਦੀ ਨਿਗਾਹ ਇਕ ਲਾਸ਼ ਤੇ ਪਈ ਜੋ ਬੰਨ੍ਹ ਦੇ 
ਦਰਵਾਜੇ ਵਿਚ ਅੱਟਕ ਪਈ ਸੀ । ਲਾਸ਼ ਦੀ ਧੋਣ ਚੱਮੜੀ 
ਨਾਲ ਥੋੜੀ ਜੇਹੀ ਅੜੀ ਹੋਈ ਸੀ । ਲਾਸ਼ ਵੇਖ ਕੇ ਉਹ 
ਕੁਝ ਦੇਰ ਗ੍ਰੰਮ ਸ਼ਰਮ ਕੰਧ ਦੇ ਸਹਾਰੇ-ਖੜਾ ਰਿਹਾ । ਜਦ 
ਉਸ ਦਾ ਮਨ ਕੁਝ ਟਿਕਾਣੇ ਆਇਆ ਤਾਂ_ਉਸ ਲਾਸ਼ ਨੂੰ 
ਗੋਰ ਨਾਲ ਵੇਖਿਆ । ਲਾਸ਼ ਕਿਸੇ ਔਰਤ ਦੀ_ਸੀ । ਸਰੀਰ 
ਤੇ ਲਾਲ ਰੰਗ ਦਾ ਚੋਲਾ ਪਾਇਆ ਹੋਇਆ ਸੀ । ਉਸ ਦੇ 
ਲੋਮੇ ਲੰਮੇ ਵਾਲ ਪਾਣੀ ਦੇ ਵਹਿਣ ਕਾਰਨ ਖੁਲ ਕੇ ਖਿਲਰ 
ਗਏ ਸਨ । ਪਹਿਲਾਂ ਤਾਂ ਉਸ ਸੌਚਿਆ ਕਿ ਉਹ ਇਸ ਝਮੇਲੇ 
ਵਿਚ ਨਾ ਹੀ ਪਵੇ ਤੇ ਢਰਵਾਜਾ ਖੋਲ ਕੇ` ਲਾਸ਼ ਅਗਾਂਹ 
ਰੋੜ ਦੇਵੇ । ਪੁਰ ਉਸ ਦੀ ਆਤਮਾ ਨਾ ਮੰਨੀ ਅਤੇ ਉੱਸ 
ਨੇ ਥਾਨੇ ਜਾ ਕੇ ਇਤਲਾਹ ਦੇਣ ਦਾ ਮਨ ਬਣਾ ਲਿਆ । 
` ਇਸ ਇਰਾਦੇ ਨਾਲ ਉਹ ਕਮਰੋ ਵਿਚ ਆਇਆ ਤੇ ਤਾਲਾ 
ਫੜਕੇ ਦਰਵਾਜਾ ਬੈਦ ਕਰਨ ਲਗਾ । ਦਰਵਾਜਾ ਬੈਦ ਕਰ- 
` ਦਿਆਂ ਉਸਨੂੰ ਖਿਆਲ ਆਇਆ ਕਿ ਇਸ ਘਟਨਾ ਬਾਰੈ 
` ਆਪਣੇ ਸਰਵੇਅਰ ਨੂੰ ਦਸਦਾ ਜਾਵੇ 1 
ਉਸ ਨੇ ਸਰਵੇਅਰ ਦੇ ਦਰਵਾਜ਼ੇ ਤੇ ਜਾ ਦਸ਼ੰਤਕ 
: ਦਿਤੀ । ਸਰਵੇਅਰ ਰਾਤ ਸੱਖਰ ਸ਼ਹਿਰੋ' ਫ਼ਿਲਮ ਵੇਖਣ 
ਕਾਰਨ ਘੂਕ ਸੁੱਤਾ ਪਿਆਂ ਸੀ । ਪਰ ਜਿਨ੍ਹਾਂ ਚਿਰ ਸਰਵੋਅਰ 
ਨੇ ਉਠ ਕੇ ਦਰਵਾਜਾ ਨਹੀਂ ਖੋਲਿਆ ਉਹ ਦਰਵਾਜੇ _ ਤੇ 
ਦਸਤਕ ਦੇਦਾ ਰਿਹਾ । ਅੱਖਾਂ _ਮਲਦਿਆਂ-ਮਲਦਿਆਂ 
` ਸਰਵੇਅਰ ਨੇ ਪੁੱਛਿਆ, ਕਿਉ” ਕੀ ਆਖਰ ਆ ਗਈ ?" 

''ਜਾਹਿਬ, ਇਕ ਲਾਸ਼ ਦਰਵਾਜੇ 'ਚ ਫਸੀ ਏ ।'' 

"ਤਾਂ ਮੈਨੂੰ ਕਿਉ” ਜਗਾਇਆ _ਮੂਰਖਾ, ਮੈ” ਕੋਈ ਥਾਨੇ- 


"ਸਾਹਿਬ ਮੈ ਬਾਨੇ ਜਾ_ਰਿਹਾ_ ਹਾਂ, ਵਿਸੋ ਲਈ 
: ਆਇਆ ਸਾਂ ਕਿ ਉਥੇ ਕਿਤੇ ਦੇਰ ਨਾਂ ਹੋ ਜਾਵੇਂ ! 


ਦੇਰ ? ਉਏ, ਸ਼ਾਮ ਤਕ ਵੀ ਮੁੜ ਆਵੇ ਤਾਂ ਗਨੀਮਤ 
ਪੀ ਉਸਦੇ ਬਾਅਦ ਰੌਜ਼ ਥਾਨੇ ਹਾਜ਼ਰੀ ਦੋਣੀ ਪਵੇਗੀ, 
ਚੂ।” 

“ਹਾਂ ਸਾਹਿਬ, ਸਿਰ ਤੇ ਜੁ ਆਣ ਪਈ ਏ, ਹੁਣ ਕੁਝ 
ਨਾਂ ਕੁਝ ਤਾਂ ਕਰਨਾ ਹੀ ਪਊ ।” 

“ਠੀਕ ਏ ਜਾਹ, ਪਰ ਇਕ ਗਲ ਯਾਦ ਰੱਖੀਂ, ਮੇਰਾ 
ਨਾਂ ਗਵਾਹੀ 'ਚ ਨਾ ਲਿਖਾਈ ।” 

ਨਹੀਂ ਸਾਹਿਬ, ਮੈ ਕਿਉ ਲਿਖਾਉਣਾ, ? ਮੈ" ਕਹ੍ਰੰਗਾ 
ਕਿ ਲਾਸ਼ ਵੇਖਕੇ ਮੈ“ ਸਿਧਾ ਥਾਨੋ ਆ ਗਿਆ ਹਾਂ ।'' 

“ਠੀਕ ਏ, ਇਹੋ ਕਹੀ” ।' ਇਹ ਆਖ ਕੇ ਸਰਵੇਅਰ 
ਨੇ ਦਰਵਾਜਾ ਅੰਦਰੋ ਬੈਦ ਕਰ ਲਿਆ । ਉਹ ਬੰਨ੍ਹ ਤੇ 
ਆਇਆ ਤੇ ਫਿਰ ਸ਼ੱਖਰ ਵੱਲ ਹੋ ਤੁਰਿਆ । ਕੁਝ ਦੂਰ ਜਾਣ 
ਬਾਅਦ ਉੱਸ ਨੂੰ ਪਿਛੋ ਆਉਦੇ ਟਰੱਕ ਦੀਆਂ ਬੱਤੀਆਂ 
ਦਿਸੀਆਂ । ਕੋਲ ਆਉਣ ਤੇ ਉਹਨੇ ਲੰਮਾ ਸਾਰਾ ਹੱਥ ਦੇ ਕੇ 
ਟਰੱਕ ਰੋਕ ਲਿਆ । ਟਰੱਕ ਡਰਾਇਵਰ ਵੀ ਕੋਈ _ਭਲਾ 
ਆਦਮੀਂ ਸੀ । ਉਸ ਟਰੱਕ ਰੋਕ ਕੇ, ਉਸ ਨੂੰ ਚੜ੍ਹਾ ਲਿਆ । 
ਉਹ ਮਨ ਹੀ ਮਨ 'ਚ ਉਸ ਦਾ ਧੰਨਵਾਦ ਕਰਨ ਲੱਗਾ । 


ਲਾ ਆ ਆ 
, 


ਥਾਨੇ ਤੋਂ ਥੋੜੀ ਦੂਰ ਜਦ ਟਰੱਕ ਰੁਕਿਆ ਤਾਂ ਉਹ 
ਛਾਲ ਮਾਰਕੇ ਬਾਹਰ ਆ ਗਿਆ । ਸਾਹਮਣੇ ਖਲੌਤੇ ਸਿਪਾਹੀ ' 
ਤੋਂ ਉਸ ਥਾਨੋਦਾਰ ਬਾਰੇ ਪੁੱਛਿਆ । 

“ਸਾਹਿਬ ਵਿਨਕੁਆਰੀ ਤੇ ਗਏ", 
ਖੁਰਕਦਿਆਂ ਕਿਹਾ । 

'ਸੈਤਰੀ ਜੀ, ਮੈਂ ਥਾਨੇਦਾਰ ਸਾਹਿਬ ਨੂੰ ਜ਼ਰੂਰੀ ਮਿਲਣੇ, 
ਸੱਚ ਸੱਚ ਦਸੀ, ਮੀਆਂ ।” 

“ਕਿਊ” ਕੋਈ ਪਰਚਾ ਦੇਣਾ ਈ ?" 
“ਹਾਂ ਮੀਆਂ, ਪਰਚਾ ਦੇਣਾ ।” 


ਸਿਪਾਹੀ ਨੇ ਧੌਣ . 


"ਇਸ ਸਮੇ ਪਰਚਾ ਦਰਜ਼ ਨਹੀਂ ਹੋਣਾ, ਦੋ ਤਿੰਨ 
ਦਿਨ ਠਹਿਰ ਕੇ ਆਵੀ', ਅਜੇ ਵਿਹਲ ਨਹੀਂ ।' 

"ਮੀਆਂ ਸੈੱ` ਕੋਈ ਡਾਕੇ ਚੋਰੀ ਦਾ ਪਰਚਾ ਦਰਜ 
ਕਰਵਾਉਣ ਨਹੀ ਆਇਆ, ਸਗੋ_ਖੂਨ ਦਾ ਪਰਚਾਂ 
ਦੇਣਾ ।” 

“ਕੀ; ਤੂੰ ਖੂਨ ਕੀਤਾ ਹੈ ? ਕਿਥੇ ਹਨ ਤੋਰੇ ਹਥਿਆਰ ?” 

"ਹਥਿਆਰ ਤਾਂ ਮੈ” ਥਾਨੇਦਾਰ ਨੂੰ ਹੀ ਦੇਵਾਂਗਾ । ਤੂੰ 
ਸਿਰਫ਼ ਮੈਨੂੰ ਉਨ੍ਹਾਂ ਨਾਲ ਮਿਲਾ ਦੇ ।” 

ਜਦ ਸਿਪਾਹੀ ਨੇ ਵੇਖਿਆ ਕਿ ਉਹ ਆਪਣੀ ਗੱਲ ਤੇ 
ਅੜਿਆ ਹੋਇਆ ਹੈ ਤਾਂ ਮਜਬੂਰੀ 'ਚ ਉਹ ਉਸ ਨੂੰ ਲੈ ਕੇ 
ਥਾਨੇਦਾਰ ਦੇ ਕੁਆਟਰ ਵੱਲ ਤੁਰ ਪਿਆਂ । ਥਾਨੇਦਾਰ 
ਜਾਂਦਿਆਂ ਨੂੰ ਚਾਹ ਪੀ ਰਿਹਾ ਸੀ । ਸਿਪਾਹੀ ਨੇ ਸਲੂਟ 
ਮਾਰਕੇ” ਥਾਨੇਦਾਰ ਨੂੰ _ਕਿਹਾਂ, ''ਸਰਕਾਰ, ਇਹ ਕੋਈ 
ਫਰਿਆਦੀ ਹੈ ।'' ਥਾਨੇਦਾਰ ਰੋਹ ਭਰੀਆਂ ਅੱਖਾਂ ਨਾਲ 
ਘੂਰਦੇ ਹੋਏ ਕੜਕਿਆ, ''ਸ਼ੂਰ ਦਿਆ ਖੁਰਾ, ਥਾਨੇ ਤੋਂ ਤਾਂ 
ਮੈਂ ਰਵਾਨਗੀ ਪਾ ਕੇ ਆਇਆਂ ਤੇ ਤ੍ਰੋ ਪਿਉ ਨੂੰ ਮੇਰੇ ਕੋਲ ਲੈ 
ਆਇਆਂ ।" 

ਸਰਕਾਰ, ਮੈ“ ਤਾਂ ਇਸ ਨੂੰ ਪਹਿਲਾਂ ਹੀ ਕਹਿ ਦਿੱਤਾ 
ਸੀ ਕਿ ਸਾਹਿਬ ਕੇਸ ਨੰਬਰ 224 ਦੀ ਜਾਂਚ 'ਚ ਰੂਝੇ ਹੌਏ 
ਨੇ, ਪਰ ਕੇਸ ਹੀ ਇਸ ਤਰ੍ਹਾਂ ਦਾ ਸੀ ਕਿ ਤੁਹਾਡੇ ਕੌਲ ਆਉਣਾ 

ਪਿਆ । ਇਹ ਵੀਂ ਸਰਕਾਰੀ ਕਰਮਚਾਰੀ ਹੈ ।" 
“ਕੀ ਕਹਿੰਦਾ ਈ, ਏਹ ?” 

“ਸਰਕਾਰ, ਕਹਿੰਦਾ ਖ਼ੂਨ ਹੋਇਆ ਏ ।'” 

ਖੂਨ, ਕੋਠੇ ਤੇ ?ਪਰ ਉ ਥੇ ਤਾਂ ਮੈ ਸਾਰੀ ਰਾਤ ਰਾਊਂਡ 
ਡੇ ਰਿਹਾ ।' 

''ਨਹੀਂ' ਸਰਕਾਰ, ਮੈਨੂੰ ਵਾਰਦਾਤ ਦੀ ਜਗ੍ਹਾ ਦਾ ਤਾਂ 
ਪਤਾ ਨਹੀਂ' । ਤ੍ਰਸੀਂ' ਖੁਦ ਆਖਿਆ ਏ......ਓ ਮੀਆਂ, ਇਥੇਂ 
ਆ ਕੇ ਸਰਕਾਰ ਨੂੰ ਪੂਰੀ ਹਕੀਕਤ ਦਸ । ਐੱਵੇ ਡਰ ਨਾ 
ਸੱਚੋ ਸੱਚ ਦੱਸੇਗਾ ਤਾਂ ਜਾਨ ਛੋਟੇਗੀ ।'' ਸਿਪਾਹੀ ਨੇ ਉਸਨੂੰ 
ਬੁਲਾ ਕੇ ਕਿਹਾਂ । ਰ੍ 

“ਮੀਆਂ ਕਿਹੜੇ ਮਹਿਕਮੇ 'ਚ ਕੌਮ ਕਰਦਾ ਏ ?” 

ਹਜ਼ੂਰ, ਮੈਂ` ਗੇਜ਼ਰੀਡਰ ਆਂ, ਸੱਖਰ ਬੈਨ ਤੇ ।' 

''ਚੋਗਾ, ਹੁਣ ਸੱਚੀ ਗਲ ਦੱਸ ।”' 

ਹਜ਼ੂਰ, ਮੈਂ` ਰੋਜ਼ ਵਾਂਗ ਜਦੋ ਪਾਣੀ ਮਾਪ ਰਿਹਾ ਸਾਂ 
ਤਾਂ ਮੈਂ ਇਕ ਤਰਦੀ ਹੋਈ ਲਾਸ਼ ਵੇਖੀ । ਜੋ ਬੰਨ ਦੇ 
ਦਰਵਾਜੇ 'ਚ ਫਸੀ ਹੋਈ ਸੀ । ਉਸ ਦੀ ਧੌਣ ਥੋੜੀ ਕੁ ਚਮੜੀ 
ਨਾਲ ਜੁੜੀ ਹੋਈਂ ਸੀ ।'' # 

“ਲਾਸ਼ ਕਿਸੇ ਆਦਮੀ ਦੀ ਸੀ ਜਾਂ ਔਰਤ ਦੀ ।' 

“ਔਰਤ ਦੀ ਹਜ਼ੂਰ ।'' 


''ਲਾਸ਼ ਨੂੰ ਤਾਂ ਡੱਡੂ ਮੀਆਂ ਖਾ ਗਈਆਂ ਹੋਣਗੀਆਂ, 


10 


ਹੁਣ ਤਾਂ ਸ਼ਨਾਖਤ ਵੀ ਨਹੀ” ਹੋ ਸਕਦੀ ।' 

“ਨਹੀਂ” ਹਜ਼ੂਰ, ਅਜੇ ਤਾਂ ਲਾਸ਼ ਸਹੀ ਸਲਾਮਤ ਸੀ ।'' 

“ਤੂੰ, ਇਸ ਸਿਲਸਲੇ ਚ ਤੇਰੇ ਕੋਲ ਕੋਈ ਆਇਆ । 

“ਨਹੀਂ ਹਜ਼ੂਰ, ਮੋਰੇ ਕੋਲ ਤਾਂ ਕੋਈ ਨਹੀਂ ਆਇਆ।”” 

“ਕਾਦਰ ਖਾਨ, ਥਾਨੇ ਲਾਸ਼ ਦਾ ਕੋਈ ਵਾਰਸ ਤਾਂ 
ਨਹੀ ਆਇਆ ।'' 

“ਨਹੀਂ ਸਰਕਾਰ, ਕੋਈ ਨਹੀ ।'' 

ਥਾਨੋਦਾਰ ਉਸ ਵਲ ਮੂੰਹ ਘੁੰਮਾ ਕੇ, 'ਹਾਂ, ਕਦੋਂ ਵੇਖੀ 
ਸੀ ਲਾਸ਼ । 

"ਹਜ਼ੂਰ, ਪਹੁ ਫੁਟਾਲੇ ਨਾਲ । 

''ਉਥੇ ਹੋਰ ਕੌਣ ਕੌਣ ਸੀ ।'' 

“ਕੋਈ ਨਹੀਂ, ਮੈਂ ਇਕਲਾ ਸੀ ।” 

''ਚੋਰ ਕਿਸੇ ਨੂੰ ਤਾਂ ਨਹੀ ਪਤਾ ।” 

“ਕਿਸੇ ਨੂੰ ਨਹੀਂ` ਹਜ਼ੂਰ, ਮੈ ਤਾਂ ਸਿਧਾ ਥਾਨੇ ਆ 
ਗਿਆ । 

"ਤੈ, ਕਿਥੇ ਰਹਿਨੈ ।' 

“ਹਜ਼ੂਰ, ਸੱਖਰ ਬੈਨ ਤੇ ਕੁਆਟਰ ਮਿਲਿਆ ਹੋਇਐ ।'” 

'ਤ੍ਰੰ, ਇਕਲਾ ਰਹਿਨਾ ਕਿ ਬੀਵੀ ਬੱਚਿਆਂ ਨਾਲ ।” 

“ਇਕੱਲਾ ਹੀ ਰਹਿਨਾਂ, ਹਜੂਰ ।” 

ਹਾਂ ਮੀਆਂ, ਇਕੱਲਾ ਕਿਉ” ਨਾ ਰਹੈ, ਆਦਮੀ ਵੀ 
ਕਾਫ਼ੀ ਸੌਕੀਨ ਲੱਗਦਾ ਏ ?,' 

ਸ਼ੌਕੀਨ ਕਿਵੇ ਹਜ਼ੂਰ ?'” 

''ਮੀਆਂ ਉਥੇ ਤਾਂ ਰੋਜ ਇਕ ਤੌ ਵੱਧ ਕੇ ਇਕ 
ਆਉਦੀ ਹੋਵੇਗੀ । ਤ੍ਰੰ ਵੀ ਇਕ ਅੱਧੀ ਜ਼ਰੂਰ ਪਟਾ ਰੱਖੀ 
ਹੋਣੀ ਏ ।'' 

“ਨਹੀ” ਹਜ਼ੂਰ, ਰੱਬ ਦਾ ਨਾਂ ਲਵੋ ।” 

''ਜੇ ਰੱਥ ਦਾ ਨਾਂ ਲੈਦਾ ਹੁੰਦਾ ਤਾਂ ਖੂਨ ਹੀ ਹੁੰਦੇ ।” 

“ਹਜ਼ੂਰ, ਮੈਂ` ਸਮਝਿਆ ਨਹੀਂ ।'' ਗੇਜ਼ਰੀਡਰ ਪਸੀਨੋ 
ਪਸੀਨੀ ਹੋ ਗਿਆ । 

“ਪਰ ਹਜ਼ੂਰ, ਜੇ ਤੁਸੀਂ ਸਖਤੀ ਕਰੋਂ ਤਾਂ ਇਹੋ ਜੋਹ` 
ਗੁਨਾਹ ਤਾਂ ਨਹੀ ਲੁਕ ਸਕਦੇ ।'' ਕਰ 

''ਹਾਂ, ਮੈਨੂੰ ਤਾਂ ਐਨਾ ਤਜ਼ਰਥਾ ਐ ਕਿ ਖੂਨੀ ' ਭਾਵੇ” 
ਗੁਲਾਬ ਦੇ ਅਰਠਕ ਨਾਲ ਨਹਾ ਕੇ ਆ` ਜਾਵੇ ਸੌ ਬੇਦੇ 'ਚ 
ਪਛ:ਣ ਲਵਾਂ । ਮੈ ਵੀ ਘਾਟ ਘਾਟ ਦਾ ਪਾਣੀ ਪੀਤਾ ।'' 

''ਵਾਹ । ਹਜ਼ੂਰ ਵਾਹ । ਤਾਂ ਫਿਰ ਕੁਝ ਕਰਕੇ 
ਵਿਖਾਉਂ ।" 

'ਮੀਆਂ, ਇਸ ਕੇਸ 'ਚ ਕਿਸ ਕਿਸ ਨੂੰ ਫੜਾਂ । ਜਿਸ 
ਆਦਮੀ ਦੀ ਧੌਣ ਨੂੰ ਹੱਥ ਪਾਵਾਂਗਾ, ਉਸੇ ਤੋਂ” ਖੂਨ ਦੀ 
ਬੋ ਆਵੇਗੀ ।” 

“ਹਜ਼ੂਰ ਇਕ ਵਾਰ ਜਾਚ ਸ਼ੁਰੂ ਕਰ ਦੇਵੋ । ਜ਼ਰੂਰ 


ਕਾਮਯਾਬੀ _ਮਿਲੋਗੀ । ਹਜ਼ੂਰ, ਖੂਨ ਤੇ _ਕਸਤ੍ਰਰੀ ਵੀ ਕਦੀ 
ਲੁਕਦੀ ਏ ।'' 

ਮੀਆਂ, ਲਵਾਰਿਸ ਲਾਸ਼ਾਂ ਦੀ ਜਾਂਚ ਕੋਈ ਮਖੌਲ ਆ । 
ਲਾਸ਼ ਕੱਢਣ ਵਾਲੋਂ ਦੀ ਮਜ਼ਦੂਰੀ, ਪੋਸਟਮਾਰਟਮ ਦਾ ਖਰਚ, 
ਫੋਟੋਗਰਾਫਰ, ਜੀਪਾਂ ਕਾਰਾਂ ਦਾ ਖੁਰਚਾ, ਲਾਸ਼ ਦਾ ਖੱਫਨ 
ਸਸਕਾਰ ਉਸ ਪਿਛੋ ਅਫ਼ਸਰਾਂ ਦੇ ਤਾਹਨੇ ਮਿਹਣੇ, ਰੋਜ਼ ਰੋਜ਼ 
ਦੀ ਪੁੱਛਗਿੱਛ । ਮੀਆਂ, ਦਰਵਾਜਾ ਖੋਲ ਕੇ ਲਾਸ਼ ਨੂੰ ਰੋੜ 
ਕਿਉ” ਨਹੀ” ਦਿੱਤਾ ?' 

''ਹਜ਼੍ਰ, ਇਹ ਪਾਪ ਮੇਰੇ ਕੌਲੋ' ਨਹੀ'ਹੋਇਆ । ਅਲਾ 
ਨਾ ਜਾਣੇ ਕਿਸ ਗੱਲ 'ਚ ਰਾਜ਼ੀ ਆ । 

"ਲੇਕਿਨ ਮੀਆਂ ਨਾਂ ਤ੍ਰੰ ਗੁਨਾਹ ਕੀਤਾ ਏ ਤੋਂ ਨਾ ਮੈ, 
ਫਿਰ ਕਿਉ£ ਦੌਵੇ ਮੁਸੀਬਤ ਸਹੇੜੀਏ, ਖੂਨ ਦਾ ਪਰਚਾ ਕੋਈ 
ਮਖੌਲ ਨਹੀਂ, ਜਦੋ” ਰੋਜ਼ ਥਾਲੋ ਦੇ ਚੱਕਰ ਲਾਉਣੇ ਪਏ ਤਾਂ 
ਚੋਸ਼ ਟਿਕਾਣੇ ਆਵੇਗੀ ।' 

ਹਜ਼ੂਰ ਥਾਨੇ ਦੇ ਚੱਕਰ ਮੰਨਜ਼੍ਰਰ, ਪਰ ਇਹ ਗੁਨਾਹ 
ਮੇਰੇ ਕੋਲੋਂ ਨਹੀ ਜੋ ਹੋਣਾ, ਤੁਸੀ ਪਰਚਾ ਦਰਜ਼ ਕਰੋ" ॥ 
''ਹਾਂ ਮੀਆਂ, ਤੌਥੋਂ' ਖਹਿੜਾ ਨਹੀਂ` ਛੁਟਣ ਲਗਾ, 
ਜ਼ਰੂਰ ਨਿੱਕੋ ਹੁੰਦੇ ਨੂੰ ਤੇਰੀ ਮਾਂ ਨੇ ਖੌਤੀ ਦਾ ਦੁੱਧ ਪਿਆਇਆ 
ਹੋਣਾ ।” 

''ਕਾਦਰ ਖਾਂ, ਖ਼ੁਨਸ਼ੀ ਨੂੰ ਬੁਲਾਵੀਂ, ਇਸ ਦਾ ਪਰਚਾ 
ਦਰਜ਼ ਕਰ ਲਵੇ ।'' ਸਤੇ ਹੋਏ ਥਾਨੇਦਾਰ ਨੇ ਕਿਹਾ । 


ਤੇ ਆ ਰੰ 


''ਠੀਕ ਆ, ਤ੍ਰ ਇਸ ਤਰ੍ਹਾ ਕਿਥੇ ਸਮਝਣ ਲਗਾ ਏ, 
ਜਦੋ' ਤੈਨੂੰ ਜੂਤ ਵਰ੍ਹਿਆ ਤਾਂ ਤੋਤੇ ਵਾਂਗੂ ਪਟਾਕੇਗਾ' 

ਭੂ “ਹਜ਼ੂਰ, ਤੁਸੀ" ਤਾਂ ਮੇਰੇ ਤੇ ਖਾਮਝਾਹ ਸ਼ਕ ਕਰ ਰਹੇ 

` ਰੋ। ਜੇ ਮੈਂ ਇਹੋ ਜ੍ਰੇਹਾ ਕੰਮ ਕੀਤਾ ਹੁੰਦਾ ਤਾਂ ਮੈ” ਤੁਹਾਡੇ 

`` ਕੋਲ ਫਰਿਆਦ ਲੈ ਕੇ ਆਉਂਦਾ ? ਜੇ ਮੈ” ਉਥੇ ਲਾਸ਼ ਰੋੜ 

: ਦੇੱਦਾ ਤਾਂ ਮੈਨੂੰ ਕੋਣ ਵੇਖਣ ਲਗਾ ਸੀ ।' 

“ਹਾਂ, ਇਹ ਗਲ ਤਾਂ ਤੇਰੇ ਹੱਕ 'ਚ ਜਾਂਦੀ ਆ, ਇਸ 
ਗਲ-ਦਾ ਮੈ ਖ਼ਿਆਲ ਰਖਾਂਗਾ । ਚੰਗਾ, ਲਾਸ਼ ਦਾ ਹੁਲੀਆ 

ਦੱਸ ।' 

''ਹਜ਼ੂਤ, ਮੈ ਹੇਠਾਂ ਉਤਤ ਕੋ ਤਾਂ ਨਹੀ ਵੇਖਿਆ 

` (ਕਉ'ਕਿ ਮੈਨੂੰ ਤਾਂ ਡਰ ਲੱਗਦਾ ਸੀ । ਬਾਕੀ ਉਹ ਰੰਗ ਦਾਂ 

`` ਗੋਰੀ, ਲੰਮੇ ਕਾਲੇ ਵਾਲ, ਜਿਸਮ ਤੇ ਲਾਲ ਰੌਗ ਦਾ ਚੋਲਾ 

3 “ਹੁਣ ਬਣੀ ਗੱਲ ।' ਥਾਨੇਦਾਤ ਨੇ ਜਿਵੇਂ ਕਾਤਲ ਲੱਭ 

: ਲਿਆ ਹੋਵੇ । 

1 “ਕੀ ਗੱਲ ਹਜ਼ੂਰ ?” 

“ਜ਼ਰੂਰ ਕਿਸੇ ਨੇ ਮੂੰਹ ਕਾਲਾ ਕਤਕੇ, ਆਪਣਾ ਮੂੰਹ 


ਧੋਤਾ ਹੋਣਾ ।'' 

ਗੇਜ਼ਰੀਡਰ ਅਜੇ ਤਕ ਵੀ ਗਲ ਨਹੀਂ ਸੀ ਸਮਝਿਆ, 
ਇਸ ਲਈ ਉਸ ਥਾਨੇਦਾਰ ਪਾਸੋ” ਪੁਛਿਆ, '“ਹਜ਼ੂਰ, ਕਿਸ 
ਨੇ ਮੂੰਹ ਬੋਤਾ ਹੌਣਾ ?” 

ਤਰ ਵੀ ਸਾਲਿਆ ਗੁਆਰ ਏ । ਤੈਨੂੰ ਇਨ੍ਹਾਂ ਗਲਾਂ ਦਾ 
ਕੀ ਪੜਾ ਜੇ ਉਨ੍ਹਾਂ ਤੇ ਕੋਈ ਤੌਹਮਤ ਵੀ ਲਾ ਦੇਵੇ ਤਾਂ ਵੀ 
ਉਹ ਆਪਣਾ ਆਪ ਖ਼ਤਮ ਕਰ ਲੈ'ਦੀਆਂ ।' 

ਗੋਜ਼ਰੀਡਰ ਹੁਣ ਕੁਝ ਕੁਝ ਗੁੱਲ ਸਮਝਿਆ ਤੇ ਥਾਨੋਂ= 
ਦਾਰ ਨੂੰ ਕਹਿਣ ਲਗਾ, 

“ਹਜ਼ੂਰ, ਇਸ ਤਰ੍ਹਾਂ ਕਰਨਾਂ 4੬ 'ਚ 


` ਲਿਖਿਆ ।' 


''ਉਹ ਇਸ ਕਾਨੂੰਨ ਨੂੰ ਕੀ ਸਮਝਣ, ਏਹੇ ਜੇਹੇ ਖੂਨ 
ਇਨ੍ਹਾਂ ਲੋਕਾਂ ਲਈ ਸਭ ਜਾਇਜ਼ ਹਨ ।”' 

ਲੇਕਿਨ ਹਜ਼ੂਰ, ਕਾਨੂੰਨ ਦੇ ਹਿਸਾਬ ਨਾਲ ਤਾਂ ਇਹ 
ਲੋਕ ਗੁਨਾਹਗਾਰ ਹਨ ।'' 

ਹਾਂ ਮੀਆਂ ?'' ਕਾਨੂੰਨ ਮੁਤਾਬਕ ਤਾਂ 302 .ਦਫ਼ਾ 
ਬਣਦੀ ਏ, ਪਰ ਕੌਣ ਫਰਿਆਦੀ ਬਣੇ ਤੇ ਕੌਣ ਗੁਨਾਹਗਾਰ ? 
ਆਪਣੇ ਭੈਣ ਭਰਾ ਨਹੀਂ ਜ਼ਿਮੇਵਾਰੀ ਦੋ'ਦੇ, ਰਿਸ਼ਤੇਦਾਰ ਤਾਂ ` 
ਦੂਰ ਦੀ ਗੱਲ ।'' 

ਮੁਨਸ਼ੀ ਕਾਗਜ਼, ਕਾਰਬਨ, ਰੂਲ ਤੇ ਪੈਨਸਿਲ ਲੈ ਕੇ 
ਥਾਨੇਦਾਰ ਦੇ ਕੋਲ ਆ ਬੈਠਾ । ਰੂਲ ਤੇ ਪੈਨਸਿਲ ਨਾਲ 
ਕਾਗਜ਼ ਤੇ ਲਾਇਨਾਂ ਮਾਰਕੇ ਉਸ ਥਾਨੋਦਾਰ ਤੌ" ਪੁਛਿਆ, _ 
“ਹਜ਼ੂਰ ਪਹਿਲਾਂ ਕੱਚੇ ਕਾਗਜ ਤੇ ਲਿਖ ਲੈਦੇ ਹਾਂ ਬਾਅਦ 
`ਚ 154 ਤੇ ਲਿਖ ਲਵਾਂਗਾ ।'” 

“ਮੇਰੇ ਵਲਾਂ ਢੱਠੇ ਖੂਹ 'ਚ ਪਵੋ, ਜਿਸ ਤਰ੍ਹਾਂ ਜੀ ਕਰੇ, 
ਕਰੋ ।" 

ਮੁਨਸ਼ੀ, ਲਿਖ _ਫਰਿਆਦੀ ਦਾ ਨਾਂ, , ਉਏ ਕੀ ਨਾਂ ਏ 

ਤੋਰਾਂ ।' 

“'ਹਜ਼੍ਰ. ਗੁਲਾਮ ਮੁਹੰਮਦ ਵਲਦ ਨੂਰ ਮੁਹੰਮਦ !'' 

“ਮੁਨਸ਼ੀ ਲਿਖੋ...ਫਰਿਆਦੀ ਗੁਲਾਮ ਮੁਹੈਮਦ ,ਵਲਦ 
ਨੂਰ ਮੁਹੰਮਦ ਗੈਜ਼ਰੀਡਰ, ਸੱਖਰ ਬੰਨ੍ਹ, ਜੋਰੇ ਦਫ਼ਾ 308 
ਵਕਤ ਇਤਲਾ ਸਵੇਰੇ ਛੇ ਵਜੋ, ਵਕਤ ਫਰਿਆਦ...ਮੁਨ੍ਸ਼ੀ, 
ਠਹਿਰੀ` । ਰੋਜਨਾਮਚਾ ਕਦੋ ਤਕ ਲਿਖਿਆ ਏ ? ਹੁਣ ਤਾਂ 
ਦਸ ਵੱਜਣ ਨੂੰ ਨੇ ।” 

''ਚੋਜ਼ਨਾਮਚਾ ਤਾਂ ਰਾਤ ਦਾ ਬੈਦ ਪਿਆ । ਹੁਣ ਜਾ ਕੇ 


_ਲਿਖਾਗਾਂ।'' 


“ਠੀਕ ਆ, ਤਾਂ ਲਿਖ... ਵਕਤ ਇਤਲਾ ਸਵਾ ਛੋ ਵਜੇ, 
ਵਕਤ ਜਾਂਚ ਦਾ......ਬਰਵਕਤ, ਪੁਲੀਸ ਵਲੌ” ਕੌਟੀ ਦੇਰੀ 


“ਹਜ਼ੂਰ, ਸੱਖਰ ਬੈਨ ਦੇ 34 ਵੇ“ ਦਰਵਾਜੇ 'ਚ |" 


11 


“ਮੁਨਸ਼ੀ, ਠਹਿਰ ਜ਼ਰਾ, ਪਹਿਲਾਂ _ਇਹ੍ਹ ਵੇਖ ਕਿ ਸਾਡੇ 
ਥਾਨੇ ਦੀ ਹੱਦ ਕਿਸ ਦਰਵਾਜੇ ਤੱਕ ਏ ।'' 

ਮੁਨਸ਼ੀ ਜਲਦੀ ਜਲਦੀ ਕਮਰੇ 'ਚ ਗਿਆ ਤੇ ਦੂਰੋਂ” 
ਹੀ ਰਜਿਸਟਰ ਲੇ ਕੇ ਮੁਸਕਰਾਉ'ਦਾ ਹੋਇਆ ਆਇਆ 
ਤੇ ਕਹਿਣ ਲੱਗਾ, ''ਸਰਕਾਰ, ਸਾਡੇ ਥਾਨੇ ਦੀ ਹੱਦ ਚ 
ਨਹੀ ੪... 

“ਜਾਹ ਕਲੰਦਰਾ, ਜਾ ਕੇ _ਰੋਹਿੜੀ ਦੇ ਥਾਨੇ ਪਰਚਾ 
ਦਰਜ ਕਰਵਾ । ਦੂਸਰੇ ਥਾਨੇ ਦੀ ਹੱਦ 'ਚ ਅਸੀ ਦਖ਼ਲ 
ਨਹੀਂ ਦੇ ਸਕਦੇ ।” ਥਾਨੇਦਾਰ ਨੇ ਮੁਸ਼ਕਰਾਉੱਦਿਆਂ ਕਿਹਾ । 

“ਹਜ਼ੂਰ, ਇਹ ਕੀ ਕਰ ਰਹੇ ਹੋ ।'' 

“'ਸੂਰਾਂ, ਜੇ ਯਕੀਨ ਨਹੀ” ਤਾਂ ਆਪਣੀਆਂ ਅੱਖਾਂ ਨਾਲ 
ਰਜਿਸਟਰ੍ਹ ਵੇਖ ਲੈ ।" ।' 

“ਹਜ਼ੂਰ, ਭਰ ਤੀ ਤਦ 

“'ਮੂਰਖਾ, ਇਕ ਦਰਵਾਜੇ ਦਾ ਫ਼ਰਕ ਤਾਂ ਬੜੀ ਵਡੀ 
ਗਲ ਆ, ਅਸੀ' ਤਾਂ ਆਪਣੇ ਖਾਨੇ ਦੀ ਹੱਦ ਤੋ ਇਕ ਇੰਚ 
ਅਗਾਂਹ ਨਹੀਂ ਜਾ ਸਕਦੇ । ਮੰ" ਕਿਉ” ਕਿਸੇ ਦੀ ਸਿਰ 
ਦਰਦੀ ਆਪਣੇ ਸਿਰ ਲਵਾਂ ?', 

ਹਜ਼ੂਰ, ਕੁਝ ਤਾਂ ਰਹਿਮ ਕਰੋਂ ।' 

`'ਓਏ, ਤ੍ਰੰ ਤਾਂ ਨਿਰਾ ਮੂਰਖ ਏ, ਤੁੰ ਤਾਂ ਇੰਜ ਡਰ ਕੇ 
ਬੈਠਾਂ ਏ ਜਿਵੇ ਮਰਨ ਵਾਲੀ ਤੇਰੀ ਸਕੀ ਹੋਵੇ ।'' 

ਤਾਂ ਹਜ਼ੂਰ, ਹੁਣ ਕੀ ਕਰਾਂ ?'' 

“ਬਾਬਾ, ਤੂੰ ਰੋਹਿੜੀ ਦੇ ਥਾਨੇ ਜਾ ਕੇ ਆਪਣੀ ਰੀਪੋਟ 
ਦਰਜ਼ ਕਰਵਾ ।'' ਰਸ 

“ਜੇ ਉਹ ਰੀਪੌਟ ਦਰ੍ਜ਼ ਨਾ ਕਰਨ ਤਾਂ ?'” 

“ਕਿਵੇਂ ਨਾ ਕਰਨਗੇ, ਉਨ੍ਹਾਂ ਦੀ ਇਹ ਮਜਾਲ ?' 

ਯੂ ਡਾ ਆ ਤੀ 


ਗੇਜ਼ਰੀਡਰ_ਮਜ਼ਬੂਰ ਹੋਂ ਕੇ ਰੋਹਿੜੀ ਨੂੰ ਤੁਰ ਪਿਆ । 
ਦੁਪਹਿਰ ਤਕ ਉਹ ਮਸਾਂ_ਥਾਨੇ ਪੁੱਜਾ । ਘੰਟਾ ਡੇਢ ਘੰਟਾ 
ਉਡੀਕ ਕਰਨ ਪਿਡੋ ਥਾਨੇਦਾਰ ਨਾਲ ਮੁਲਾਕਾਤ ਕਰਨ 
ਵਿਚ ਸਫਲ ਹੋਇਆ । ਉਸ ਲਾਸ਼ ਬਾਰੇ ਪ੍ਰਤੀ ਹਕੀਕਤ 
ਥਾਨੇਢਾਰ ਨੂੰ ਦੱਸ ਦਿੱਤੀ । 
''ਲਾਸ਼ ਕਿਥੇ ਫਸੀ ਹੋਈ ਏ ?'' 
“ਹਜੂਰ, ਸੱਖਰ ਬੈਨ ਦੇ 34 ਵੇ" ਦਰਵਾਜ਼ੇ ਵਿਚ ।' 
''ਮੁਨਸ਼ੀ, ਟਿਹ 34 ਵਾਂ ਦਰਵਾਜਾ ਸਾਡੀ ਹੱਦ 'ਚ ਹੈ 
ਕਿ ਸੱਖਰ ਦੀ 'ਚ।_ 
“ਸਾਡੀ ਹੱਟ 'ਚ ਹਜ਼ੂਤ, ਮੁਨਸ਼ੀ ਨੇ ਡੱਥਦੇ ਹੋਏ ਦਿਲ 
ਨਾਲ ਕਿਰਾ । ਰ 
“ਲਾਸ਼ ਕਦੋਂ ਵੇਖੀ ਸੀ ?' 
ਹਜ਼ੂਰ ਪਹੁ ਫੁਟਦੇ ਨਾਲ । ਮੈ ਆਪਣੇ ਵਲੋ”।ਕੋਈ 
ਦੇਰ ਨਹੀ ਕੀਤੀ । ਮੈ ਤਾਂ ਉਸੇ ਸੱਖਰ ਥਾਨੇ, ਗਿਆ ਸਾਂ 


12 


ਪਰ ਉਥੋਂ ਦੇ ਥਾਨੇਦਾਰ ਨੇ ਮੈਨੂੰ ਦੋ ਤਿੰਨ ਘੰਟੇ ਬੈਠਾ ਕੇ 
ਗੀਪੋਟ ਦਰਜ਼ ਕਰਨ ਤੋ” ਨਾਂਹ ਕਰ ਦਿਤੀ ।” 

`'ਨਾਂਹ ਕਿਉ” ਕਰ ਦਿੱਤੀ ?” 

ਕਹਿੰਦਾ ਸੀ ਮੇਰੀ ਹੱਦ 'ਚ ਨਹੀ” ।'' 

ਹੱਦ ਉਸਦੀ ਹੋਵੇ ਜਾਂ_ਮੇਰੀ, ਜਿਸ ਤਰ੍ਹਾਂ ਦਾ ਸੈਂ 
ਸਰਕਾਰੀ ਨੌਕਰ ਉਸੇ ਤਰ੍ਹਾਂ ਦ੍ਰਾ ਉਹ । ਪਹਿਲਾਂ ਉਸ ਨੂੰ 
ਖ਼ਬਰ ਮਿਠੀ - ਸੀ । ਕਾਨੂੰਨ ਪੁਤਾਬਕ ਗੀਪੋਟ ਉਸੇ ਨੂੰ ਦੇਣੀ 
ਚਾਹੀਦੀ ਸੀ `ਤੇ ਮਸ਼ੀਰਨਾਮਾ ਬਨਾਕੇ, ਲਾਸ਼ ਨੂੰ ਪੋਸਟ 


ਮਾਰਟਮ ਲਈ ਭੇਜਣਾ ਚਾਹੀਦਾ ਸੀ । ਉਸਦੇ ਬਾਅਦ ਉਸ 
ਦੇ ਕਾਗਜ਼ਾਤ ਮੇਰੇ ਕੌਲ ਭੇਜਣੇ ਚਾਹੀਦੇ ਸਨ ।'' 

ਹਾਂ ਹਜ਼ੂਰ, ਮੈ” ਤਾਂ ਉਨ੍ਹਾਂ ਦੇ ਸਾਹਮਣੇ ਬਹੁਤ ਹਾਲ 
ਪਾਰਿਆ ਕੀਤੀ ਮਗਰ ਉਨ੍ਹਾਂ ਇਕ ਨਾਂ ਮੰਨੀ ।' 

“ਕੀ ਕਹਿੰਦਾ ਸੀ ।' 

“ਹਜ਼ੂਰ, ਕਹਿੰਦਾ ਸੀ ਇਹ ਸਿਆਪਾ ਕੌਣ ਸਹੇੜੇ' ਏਹੋ 
ਜੇਹੇ ਕੇਸ ਤਾਂ ਘਰ ਦਾ ਸਮਾਨ ਤਕ ਵਿਕਾ ਦੇੱਦਾ ਨੇ ।'' 

“ਨੂੰ, ਜੇ ਉਹ ।ਮੱਠਾ ਖਾਂਦਾ ਏ ਤਾਂ ਉਸ ਨੂੰ ਕੌੜਾ 
ਖਾਣਾ ਚਾਹੀਦਾ । ਜੇ ਉਸ ਲਾਸ਼ ਦੇ ਵਾਰਸ ਮਿਲ ਜਾਂਦੇ 
ਇਹੋ ਲਾਸ਼ ਉਸ ਨੂੰ ਮਿੱਠੀ ਲੱਗਣ ਲੱਗ ਪੈਣੀ ਸੀ ਫਿਰ ਤਾਂ 
ਭਾਵੇ" ਹੱਦ ਦ£ ਖ਼ਿਆਲ ਵੀ ਨਾ ਆਉਦਾ ।'' 

'ਇਹ ਤਾਂ ਤੁਸੀਂ ਹੀ ਜਾਣੋ ਸਰਕਾਰ ।'' 

''ਚੰਗਾ, ਹੁਣ ਇਹ ਦੱਸ ਕਿ ਤੈਨੂੰ ਕਿਵੇਂ ਪਤਾ ਲਗਾ 
ਕਿ ਲਾਸ਼ 34 ਵੇ ਦਰਵਾਜੇ 'ਚ ਫਸੀ ਹੌਟੀ,ਏ ?'' 

“ਸੈ ਖੁਦ ਆਪਣੀਆਂ ਅੱਖਾਂ ਨਾਲ ਵੇਖਿਆ ਸੀ 
ਹਜ਼ੂਰ ।' 

''ਤ੍ਰੰ ਸੂਰਾ, ਲਾਸ਼ ਵੇਖੀ ਸੀ ਕਿ ਦਰਵਾਜੇ ਗਿਣੇ ਸਨ ।" 
''ਦਰਵਾਜੇ ਗਿਣਨ ਦੀ ਕੀ ਜ਼ਰੂਰਤ ਸੀ, ਹਜ਼ੂਰ, ਦਰ- 
ਵਾਜਿਆ ਦੇ ਨੰਬਰ ਤਾਂ ਮੇਰੇ ਦਿਲ ਤੇ ਲਿਖੇ ਨੇ ।” 

“ਪਰ ਕੌਜ਼ਰਾਂ ਤੈਨੂੰ ਭੁਲੇਖਾ ਵੀ ਤਾਂ ਲੱਗ ਸਕਦਾ ਏ, 
ਵੱਡਾ ਹਸਾਬਦਾਨ ।'' 

''ਨਹੀਂ' ਹਜ਼ੂਰ, ਮੈ” ਅਜੇਹਾ ਭੁਲੇਖਾ ਨਹੀਂ ਖਾ, ਸਕਦਾ । 
ਲਾਸ਼ 34 ਵੇ“ ਦਰਵਾਜੇ 'ਚ ਹੀ ਅੱਟਕੀ ਸੀ ।” 

''ਇਸ ਥਾਨੇ ਆਉਣ ਤੋ” (ਜਿਲਾ 
ਵੇਖਿਆ ?” 

''ਇਸ ਵਾਰ ਤਾਂ ਮੈ” ਓਧਰ ਗਿਆ ਹੀ ਨਹੀਂ, ਮੈ” ਤਾਂ 
ਸਿਧਾ ਰੋਹਿੜੀ ਦਾ ਪੁਲ ਪਾਰ ਕਰਕੇ ਆ ਗਿਆ ।"' 

“ਜੇ ਉਥੇ ਹੋ ਕੇ ਆਉਦਾ ਤਾਂ ਘੱਟੋ ਘੱਟ ਇਹ ਤਸਦੀਕ 
ਤਾਂ ਹੋ ਜਾਂਦੀ ਕਿ ਲਾਸ਼ ਰੁੜੇ ਕੇ ਦੂਯਰੇ ਦਰਦਾਜੇ 'ਚ ਤਾਂ 
ਨਹੀਂ ਜਾ ਫਸੀ ।' 

“ਇਹ ਤਾਂ ਖੁਦਾ ਹੀ ਜਾਣੇ, ਪਰ ਇਸ ਤਰ੍ਹਾਂ ਕਿਵੇ ਹੋ 
ਸਕਦਾ, ਹਜ਼ੂਰ ?' 


` “ 'ਨੀਕ ਏ, ਇਸ ਦੀ ਹੁਣੇ ਜਾਂਚ ਕਰਵਾ ਲੈਦੇ ਆਂ... 
ਓਏ ਮੁਨਸ਼ੀ ।” 

“ਹੁਕਮ ਸਰਕਾਰ । ਜਵਾਬ ਦੇਦੇ ਸਾਰ ਥਾਨੈਦਾਰ 
ਕੌਲ ਆਣ ਖਲੌਂਤਾ । 

“ਯਾਰ, ਲਾਵਾਰਸ ਲਾਸ਼ ਦੀ `ਰੀਪੋਟ ਲੈਣੀ ਬੜਾ ਟੇਢਾ 
ਕੰਮ ਏ । ਮਗਰ ਇਸ ਨੰਕ ਆਦਮੀ ਨੂੰ ਤੰਗ ਨਹੀਂ ਕਰਨਾ । 
ਤ੍ਰੰ ਇਸ ਪਾਸੋ ਰੀਪੋਟ ਲੈਣ ਦੀ ਤਿਆਰੀ ਕਰ । ਪਰ ਕੋਈ 
ਮਛੇਰਾ ਭੈਜਕੇ ਨਾਲ ਹੀ ਤਸਦੀਕ ਕਰ _ਲੈ ਕਿ ਲਾਸ਼ ਸਾਡੀ 
ਹੱਦ 'ਚ ਹੀ ਹੈ । ਐਵੇ ਮੁਫਤ ਦੀ ਮੁਸੀਬਤ ਨਾ ਗਲ ਪਾ 
ਲਈਏ ।'' 

“ਜੀ ਸਰਕਾਰ, ਤੁਸੀ ਫਿਕਰ ਨਾ ਕਰੌ ।” 

“ਪਰ ਇਸ ਦੀ ਕਿਸੇ ਨੂੰ ਹਵਾ ਨਹੀ ਲਗਣੀ ਚਾਹੀਦੀ । 
ਮਛੇਰੇ ਨਾਲ ਵੀ ਪੱਕੀ ਕਰ ਦੋਵੀ ਕਿ ਕਿਸੋਂ ਨਾਲ ਗਲ ਨਾਂ 
ਕਰੇ । ਚੱਪ ਚਾਪ ਦਰਵਾਜੇ ਗਿਣਕੇ ਵਾਪਸ ਆਂ ਜਾਵੇ ।' _ " 

ਚੰਗਾ ਹਜ੍ਹਰ, ਹੋਰ ਕੁਝ ।' 

“'ਬੱਜ ਇਸ ਨੇਕ ਆਦਮੀ ਨੂੰ ਆਪਣੇ ਨਾਲ ਲੈ ਜਾਹ । 
ਪਤਾ ਨਹੀਂ ਵਿਚਾਰੇ ਨੇ ਸ਼ਵੇਰ ਦੀ ਰੌਟੀ ਵੀ ਖਾਧੀ ਆ ਕਿ 
ਨਹੀ” ।'' 

''ਹਜ਼ੁਰ ਮੈਨੂੰ ਭੁੱਖ ਨਹੀਂ ।” 

“ਮੀਆਂ, ਸੈਗਣ ਵਾਲੀ ਕੋਈ ਗੱਲ ਨਹੀਂ', ਖੁਦਾ ਨੇ ਤਾਂ 
ਦਾਣੇ ਦਾਣੇ ਤੇ ਮੋਹਰ ਲਾਈ ਆ । ਮੁਨਸ਼ੀ ਮੇਰੇ ਖਾਤੇ ਵਿਚੋ” 
ਇਸ ਨੂੰ ਖਾਣਾ ਮੰਗਵਾ ਦੇ । ਇਹ ਬਹੁਤ ਸ਼ਰੀਫ ਆਦਮੀ 
ਲਗਦਾ । ਨਹੀ' ਤਾਂ ਪਰਾਏ ਖੂਨ ਦਾ ਕਿਸੇ ਨੂੰ ਕੀ ਦੁੱਖ ?” 

''ਤੁਸੀਂ ਠੀਕ ਕਹਿੰਦੇ ਹੋ ਹਜ਼ੂਰ, ਇਹ ਸੱਚਾ ਆਦਮੀ 
ਏ, ਆ ਥੋੜਾ ਬਹੁਤ ਖਾ ਲਵੀ” ।”' 

ਥਾਨੇਦਾਰ਼ ਤੇ ਮੁਨਸ਼ੀ ਦੀ ਇਸ ਤਰੀਫ ਨੇ ਗੇਜ਼ਰੀਡਰ 
ਦੀ ਥਕਾਵਟ ਦੂਰ ਕਰ ਦਿੱਤੀ । ਉਸ ਨੂੰ ਸੱਖਰ ਵਾਲੇ ਥਾਨੇ- 
ਦਾਰ ਤੋ ਬਹੁਤ ਗ੍ਰੱਸਾ ਆਇਆ ਜੋ ਬੜੀ ਬੇਰੁਖੀ ਨਾਲ ਪੇਸ਼ 
ਆਇਆ ਸੀ । ਉਹ ਮੁਨਸ਼ੀ ਦੇ ਕਮਰੇ 'ਚ ਆਇਆ ਤੇ ਖਾਣਾ 


` ਖਾ ਕੇ ਬੈਠ ਦਿਆਂ ਹੀ ਉਸ ਦੀ ਅੱਖ ਲੱਗ ਗਈ । 


ਆ ” ਛੇ 


ਸ਼ਾਮੀ ਮੁਨਸ਼ੀ ਨੇ ਉਸ ਨੂੰ ਲੱਤਾਂ ਹਿਲਾ ਕੋ ਜਗਾਇਆ 
ਤੇ ਥਾਨੇਦਾਰ ਕੌਲ ਚਲਣ ਲਈ ਕਿਹਾ । ਥਾਨੌਦਾਰ ਦੇ ਕਮਰੇ 
'ਚ ਵੜਦਿਆਂ ਹੀ ਬਥਾਨੌਦਾਰ ਨੇ ਉਸ ਨੂੰ ਕਿਹਾ, ਮੀਆਂ, 
ਲਾਸ਼ ਤਾਂ 33 ਵੇ ਦਰਵਾਜੇ 'ਚ ਫਸੀ ਆ ਤੇ ਉਹ ਸਾਂਡੀ ਹੱਦ 
ਚ ਨਹੀਂ । ਗੇਜ਼ਰੀਡਰ ਦੇ ਹੋਸ਼ ਉਡ ਗਏ । ਉਹ ਹੈਰਾਨ 
ਹੋ ਕੇ ਬੈਂਲਿਆ 'ਇਹ ਕਿਵੇਂ, ਹਜ਼ੂਰ ? ਮੈਂ ਖੁਦ 34 ਵੇ 


` ਦਰਵਾਜੇ 'ਚ ਵੇਖੀ ਸੀ ।” 


“'ਸੀਆਂ, ਜਾਂ ਤਾਂ ਤੈਨੂੰ ਗਿਣਨ 'ਚ ਭੁਲੇਖਾ ਲਗਾ ਹੈ ਤੇ 


(ਬਾਕੀ ਦੇਖੋ ਸਫਾ 17) 


ਜਾਂ ਲਾਸ਼ ਰੁੜ੍ਹਕੇ ਦੂਸਰੇ ਦਰਵਾਜੇ 'ਚ ਜਾ ਫਸੀ ।'' 


''ਹਜ਼ਹਰ, ਸੈ" ਤਾਂ ਅਣੁਆਈ ਮੌਤ ਮਰ ਗਿਆ ।' ਉਸ 


` ਨੂੰ ਆਪਣੀ ਭੱਜ ਨੱਸ ਨਾਲੋਂ ਸੱਖਰ ਦੇ ਥਾਨੇਢਾਰ ਤੌਂ 


ਜ਼ਿਆਦਾ ਡਰ ਆਉਦਾ ਸੀ । 

“ਮੀਆਂ, ਪਰਾਈ ਹੱਦ 'ਚ ਕਿਵੇ ਦਖਲ ਦੇ ਸਕਦੇ 
ਹਾਂ?" . 

ਲੇਕਿਨ ਹਜ਼ੂਰ, ਦਰਵਾਜੇ 'ਚ ਫਸੀ ਲਾਸ਼ ਕਿਵੇਂ” ਰੁੜ੍ਹ 
ਸਕਦੀ ਏ ? ਮੇਰਾ ਦਿਮਾਗ਼ ਤਾਂ ਕੇਮ ਨਹੀ` ਕਰਦਾ ।''. 

ਮੀਆਂ, ਤ੍ਰੰ ਦੁਬਾਰਾ ਬੰਨ੍ਹ ਵੱਲ ਜਾ ਕੇ ਚੰਗੀ ਤਰ੍ਹਾਂ 
ਦਰਵਾਜੇ ਗਿਣ ਕੇ ਵੇਖ । ਜੇ 34 ਵੇ“ ਦਰਵਾਜੇ 'ਚ ਹੋਵੇ ਤਾਂ 
ਮੈਨੂੰ ਖ਼ਬਰ ਕਰ ਦੈਵੀ” । ਮੰ“ ਆਪ ਉਥੇ ਪਹੁੰਚ ਜਾਵਾਂਗਾ ।' 

ਗੇਜ਼ਰੀਡਰ ਨਿਮੌਝ੍ਣਾ ਹੋ ਕੇ ਵਾਪਸ ਮੁੜ ਪਿਆ । ਜਦ 
ਉਸ 34 ਵੇ ਦਰਵਾਜੇ ਕੌਲ ਜਾ ਕੇ ਵੇਖਿਆ ਤਾਂ ਲਾਸ ਉਥੇ 
ਨਹੀ ਸੀ ! ਲਾਸ਼ ਤਾਂ 33 ਵੇ“ ਦਰਵਾਜੇ 'ਚ ਫਸੀ ਹੋਈ ਸੀ । 
ਆਪਣੀ ਪੂਰੀ ਤੱਸਲੀ ਕਰਕੇ ਉਹ ਸੱਖਰ ਥਾਨੇ ਪਹੁੰਚ ਗਿਆ । 
ਉਸ ਨੂੰ ਦੂਚੋ ਆਇਆ ਵੇਖਦਿਆਂ ਹੀ ਥਾਨੇਦਾਰ ਪੈ ਗਿਆ, 
“ਕੌਜਰਾ, ਹੁਣ ਦੁਕਾਰਾ ਕੀ ਲੈਣ ਆਇਆ ?'' 

“'ਹਜ਼ੂਰ, ਲਾਸ਼ 33 ਵੇ“ ਦਰਵਾਜੋ 'ਚ ਫਸੀ ਹੋਈ ਆ.' 
ਉਹ ਤੁਹਾਡੀ ਹੱਦ 'ਚ ਆਉਦਾ !' . 

"ਕਜਰ ਦੀਆ ਤੁਖਰ ਨਹੀ', ਇਹ ਕਿਵੇ“ ਹੋਇ ਆ ?” 

''ਰਜ਼ਹਰ, ਰੋਹਿੜੀ ਵਾਲੌਂ ਥਾਨੇਦਾਰ ਨੇ ਜਦੋਂ ਲਾਸ਼ 
ਵੇਖਣ ਵਾਸਤੇ ਮਛੇਰਾ ਭੇਜਿਆ ਤਾਂ 33 ਵੇ“ ਦਰਵਾਜੇ 'ਚ 
ਫਸੀ ਸੀ । ਇਸ ਲਈ ਉਨ੍ਹਾਂ ਮੈਨੂੰ ਤੁਹਾਡੇ ਕੌਲ ਭੇਜ ਦਿਤਾ ।' 

''ਇਥੇ ਬੈਠ ਗੇਜ਼ਰੀਡਰ ਦਿਆ ਪੁੱਤਾ ।' ਬਾਨੋਂਦਾਰ 
ਗੱਜਿਆ. ''ਤੇਰੀ ਹੱਦ 'ਚ, ਮੇਰੀ ਡਿਊਣੀ ਸਮੋ” ਖੂਨ 
ਹੋਇਆ । ਉਸ ਤੋਂ ਪਿਛੋ ਲਾਸ਼ ਇਕ ਥਾਂ ਰੌੜ੍ਹ ਕੇ ਤਰ 
ਵਾਰਦਾਤ ਬਣਾਈ । ਇਹ ਗੁਨਾਹ ਖੂਨ ਤੋ ਘੁੱਟ ਨਹੀ” । 
ਮੁਨਸ਼ੀ, ਵਖਾ ਇਸ ਕੰਮਬਖਤ ਨੂੰ ਇਸ ਗੁਨਾਹ ਦੀ ਦਫ਼ਾ ।” 

''ਉਰੇ ਆ ਕੌਜਰਾ, ਤੈਨੂੰ ਦਫ਼ਾ ਵਿਖਾਵਾ ।' ਮੁਨਸ਼ੀ ਨੇ 
ਉਸ ਨੂੰ ਕੋਲ ਬੁਲਾਉਦਿਆਂ ਕਿਹਾ । 

''ਹਾਂ, ਮੁਨਸ਼ੀ ਜੀ, ਸੌ" ਸੱਚ ਮ੍ਰੱਚ _ਬੇ-ਕਸੂਰ ਹਾਂ ।' 
ਗੇਜ਼ਰੀਡਰ ਰੌਣ ਵਾਲਾ ਮੂੰਹ ਬਣਾ ਕੇ ਬੋਲਿਆ ।_ 

“ਬਿਲਕ੍ਲ, ਤ੍ਰੰ ਕਸੂਸ਼ਰਵਾਰ ਏ, ਇਸ ਤੋਂ ਇਲਾਵਾ 
ਤ੍ਰੰ ਦੋ ਥਾਨਿਆਂ ਤੇ ਦੋ ਅਫਸਰਾਂ ਨੂੰ ਇਕ ਦੂਸਰੇ ਨਾਲ 
ਲੜਾਉਣ ਦੀ ਕੋਸ਼ਿਸ਼ ਕੀਤੀ ॥ ਤੌਨੂੰ ਇਸ ਕੇਸ 'ਚ ਐਜਾ 


_ ਰਗੜਾ ਕਰੂੰ ਕਿ ਨਾਂਨਕੇ ਚੇਤੇ ਆ ਜਾਣਗੇ ।'' 


ਹਜ਼ੂਰ, ਮੋਰੇ ਤੇ ਯਕੀਨ ਕਰੋਂ । ਮੈ ਤਹਾਨੂੰ ਨਹੀ" ਲੜਾ 
ਰਿਹਾ ਤੈ ਨਾ ਹੀ ਮੈ” ਲਾਸ਼ ਰੋੜ੍ਹ ਹੈ ।" 

''ਤਾਂ ਲਾਸ਼ 33 ਵੈ" ਦਰਵਾਜੇ 'ਚ ਕਿਵੇ ਫਸ ਗਈ ?" 

''ਖ਼ੁਦਾ ਦੀ ਕਸਮ, ਮੈਨੂੰ ਕੁਝ ਨਹੀਂ ਪਤਾ । ਸਵੇਰੇ ਤਾਂ 


ਹੋ 


ਅਵਤਾਰ ਜੇਡਿਆਲਵੀ 


ਬੱਬਰਾਂ ਦੇ ਨਾਂ 
ਢਿੱਤ ਦੀ ਅੱਗ ਬੁੱਝ ਜਾਣ ਬਾਅਦ ਇੰ ਮੈ ਭੇਡਾਂ ਦੇ ਇੱਜੜ ਦੀ ਬਹੁ-ਸੰਮਤੀ 
ਮੈ” ਹੋਰ ਤੇਜ਼ ਢੌੜਦਾ ਹਾਂ । : 'ਚ ਉਲਝ ਕੇ ਭੁੱਲ ਜਾਂਦਾ ਹਾਂ 
ਸੌਨੇ ਦੇ ਗੁਤਾਵੇ ਦੀ ਇੱਛਾ ਲਈ ਕਿ ਇਕ ਚੰਗਿਆੜੇ ਦਾ ਮੁੱਲ 
ਮੈ" ਹੋਰ ਝੂਠ ਬੋਲਦਾ ਹਾਂ । ਮਣਾਂ ਮੂੰਹੀ' ਕੋਲੇ ਤੋਂ ਬਣਦਾਂ ਹੈ 
ਮੇਰੀ ਆਪਣੀ ਹੀ ਗੱਲ ਦੀ ਕ੍ਰੰਜ ਗਿਣਤੀ 'ਚ ਬਹੁਤੇ ਤਾਂ ਕੀੜੇ ਹੁੰਦੇ ਹਨ 
ਮੇਰੇ ਪੈਰਾਂ 'ਚ ਲਿਤੜ ਜਾਂਦੀ ਹੈ ਜਾਂ ਸਰਕਾਰੀ ਮਸ਼ੀਨਰੀ ਦੇ ਪੁਰਜੇ ਸਿਪਾਹੀ 
ਮੇਰੇ ਆਪਣੇ ਹੀ-ਸੂਰਜ ਦੀ ਲੌਅ ਮੈਨੂੰ ਇਸ ਪਰੇਡ ਕਰਦੇ ਹਜ਼੍ਹਮ 'ਚੋ” 
ਹੱਥਾਂ ਚੋ“ ਰੇਤ ਵਾਂਗ ਕਿਰ ਜਾਂਦੀ ਹੈ । ਬਾਂਹ ਫੜ ਕੇ ਕਢ ਲਓ 
ਮੈਨੂੰ ਇਸ ਜ੍ਰਨ ਤੋ' ਮ੍ਕੁਤ ਕਰੋਂ । 

ਦਲੀਲਾਂ ਦੀਆਂ ਹਜ਼ਾਰ ਮਮਟੀਆਂ ਹਨ ੍ 
ਜਿਨ੍ਹਾਂ ਦੀ ਣੀਸੀ 'ਤੇ ਚੜ੍ਹ ਕੇ -_ਤ੍ਸੀਂ ਬਾਂਗ਼ੀ ਹੋਵੋ ਜਾਂ ਬਗੋੜੇ 
ਮੈ ਆਪਹੁਦਰੀਆਂ ਬਾਂਗਾਂ ਦਿੰਦਾ ਹਾਂ ਮੈਨੂੰ ਆਪਣੇ ਸੱਥਰ 'ਤੇ ਬੈਠ ਲੈਣ ਦਿਓ 
ਗੱਲਾਂ ਢੇ ਅਨੇਕ ਗੁੱਛੇ ਹਨ ਆਖ਼ਰ ਕਿਸੇ ਨੇ ਤਾਂ ਆਪਣੇ ਗੁੱਟ ਕਟਵਾ ਕੇ 
ਹਜ 3. ਮਮ ਹੋਰੀ ਤਰਹ ਇਹ ਮਿਸਾਲ ਉੱਚੀ ਰਖੱਣੀ ਹੈ 
ਲੋਕਾਂ ਦੀ ਭੀੜ ਚੋ" ਮੇਰਾ ਬੇਰੈਗਾ ਵੈ 

ਰ੍ ਆਖ਼ਰ ਕਿਸੇ ਨੇ ਤਾਂ ਬਬੇਠੀ ਦੀ 
ਚ4ਟਾ ਚਿਹਰਾ ਪਛਾਣਿਆਂ ਨਹੀਂ” ਜਾਂਦਾ । ਬੇਈ' ਢੀਆਂਸ੍ਹੀਆਂ ਧਾਰਾਂ ਨੂੰ 
ਤੁਸੀਂ ਜੋ ਆਪਣੇ ਸ਼ੂਰਜ ਦੇ ਗਿਰਦ ਚਮਕੌਰ ਦੀ ਗੁੜ੍ਹੀ ਨਾਲ ਜੌੜਨਾਂ ਹੈ 
ਲਹੂ ਦੀ ਵਾੜ ਕਤਦੇ ਹੋ ਹੇ 
ਤੇ ਵੇਲੇ ਕੁਵੇਲੋ ਟਿਹਦਾ ਨਿੱਘ ਮਾਣਦੇ ਰੋਂ ਤੁਸੀ ਚਾਰ ਹੋਵੇ ਜਾਂ ਢਾਣੀ 
- ਤੁਸੀ" ਜੋ ਮੇਰੀ ਸਫ਼ੈਦਪੋਸ਼ੀ ਦੇ ਪਰ ਸਰਘੀ ਦੇ ਤਾਰੇ ਵਾਂਡ ਅਟੱਲ 
, ਰਾਜ਼ ਨੂੰ ਖ਼ੂਬ ਜਾਣਦੇ ਹੋ ਮੁੱਕ ਨ ਸਕਣ ਵਾਲੋਂ ਮੁਕਤੇ ਹੋ 


ਤੁਸੀ ਮੈਂਨੂੰ ਇਸ ਜ੍ਰੇਨ ਤੋ ਮੁਕਤ ਕਰੋ । ਮੈਨੂੰ ਵੀ ਇਸ ਜੂਨ ਤੋਂ ਮੁਕਤ ਕਰੋ । 


ਹਿੰਦੀ ਕਵਿਤਾ 
ਕੇਦਾਰ ਨਾਥ 


ਆਵਾਜ਼ 


ਚੁੱਪ ਰਹਿਣ ਦਾ ਕੋਈ ਫ਼ਾਇਦਾ ਨਹੀ 


ਆਟੇ ਦੀ ਗੌਧ ਵਿਚੋ” 
ਹੌਲੀ - ਹੌਲੀ ਛਣ ਰਹੀ ਸੀ ਮਾਂ ਦੀ ਆਵਾਜ਼ 
ਸ 


<< ੭ “7 ਕਉ > ਗਿ 


੪ 


ਉਥੋਂ ਥੁੱਪ ਬਾਹਰਲੀ. ਕੰਧ ਤੋਂ 
ਜਿਵੇਂ ਕਿਸੇ ਬੱਚੇ ਦੇ ਬੀਮਾਰ ਪੈਣ 'ਤੇ 

ਮਾਂ ਦੀ ਕੋਈ ਸਹੋਲੀ ਮਿਜ਼ਾਜ ਪੁਰਸੀ ਲਈ ਤਾਂ ਜਾਂਦੀ ਹੈ 
ਪਰ ਘਰ ਦੀਆਂ ਦਹਿਲੀਜ਼ਾਂ ਤੌ ਹੀ 

ਹਾਲ ਪੁੱਛ ਕੇ ਚਲੀ ਜਾਂਦੀ ਹੋ 


ਜਿਨ੍ਹਾਂ ਘਰਾਂ ਵਿਚ ਖਿੜਕੀਆਂ ਨਹੀਂ' ਹੁੰਦੀਆਂ 


`` ਉਨ੍ਹਾਂ 'ਚ ਰਹਿਣ ਵਾਲੋਂ ਬੱਚਿਆਂ ਨੂੰ ਚਾਨਣ ਦੀ_ ਉਡੀਕ 


ਕੁਝ ਇਸ ਤਰ੍ਹਾਂ ਹੁੰਦੀ ਹੈ 

ਜਿਸ ਤਰ੍ਹਾਂ ਰਖੜੀ ਤੋ“ ਕੁਝ _ਦਿਨ ਮਗਰੋਂ 
ਘਰਦੇ ਅੱਗਿਓ” ਡਾਕੀਏ ਦੇ ਲੰਘ ਜਾਣ ਬਾਅਦ 
ਮਾਂ ਪਹਿਲਾਂ ਡਾਕੀਏ ਨੂੰ ਮੰਦਾ ਬੋਲਦੀ ਹੈ 

ਫੇਰ ਰਸੋਈ 'ਚ ਜਾ ਕੇ 

ਆਪਣੇ ਵੀਰ 'ਦੀ ਮਜਬੂਰੀ ਨੂੰ ਸਮਝ ਬਹੁਤ ਰੋਂਦੀ ਹੈ 
ਜਿਨ੍ਹਾਂ ਘਰਾਂ ਵਿਚ ਖਿੜਕੀਆਂ ਨਹੀਂ ਹੰ ਦੀਆਂ 
ਉਨ੍ਹਾਂ ਵਿਚ ਰਹਿਣ ਵਾਲੇ ਬੱਚਿਆਂ ਦਾ 

ਚੋਨ_ਨਾਂਲ ਰਿਸ਼ਤਾ ਕਿਸ ਤਚ੍ਰਾਂ ਦਾ ਹੂੰਢਾ ਹੈ ? 


ਹ ਉਨ੍ਹਾਂ ਨੂੰ ਕਿਸੇ ਅਜੀਬ ਚੌਰ - ਜਿਹਾ ਲਗਦਾ ਹੇ 


ਊਂ 
ਜੋ ਹਰ ਰਾਤ ਕਿਲੇ ਗੁਪਤ ਦਰਵਾਜ਼ੇ ਥਾਣੀਂ ਆਉ'ਦਾ ਹੈ 
ਤੇ ਉਨ੍ਹਾਂ ਦੇ ਹਿੱਸੇ ਦੀਆਂ ਰੋਟੀਆਂ ਚੁਰਾ ਕੇ ਲੈ ਜਾਂਦਾ ਹੈ 


ਜਿਨ੍ਹਾਂ ਘਰਾਂ ਵਿਚ ਖਿੜਕੀਆਂ ਨਹੀ ਹੁੰਦੀਆਂ 
ਓਥੇ ਚਾਨਣੀ ਕੁਝ ਇਸ ਤਰ੍ਹਾਂ ਆਉਦੀ ਹੈ 
ਜਿਵੇਂ ਕਿਸੇ ਖਿੜਕੀਆਂ ਵਾਲੇ ਘਰ ਵਿਚ 


ਪਕ ਰਹੇ ਪਕਵਾਨਾਂ ਦੀ ਖ਼ੁਸ਼ਬੂ 


ਦੂਰ ਤਕ ਦੇ ਘਰਾਂ ਵਿਚ ਫੈਲ ਜਾਂਦੀ ਹੈ 


ਜਿਨ੍ਹਾਂ ਘਰਾਂ ਵਿਚ ਖਿੜਕੀਆਂ ਨਹੀਂ ਹੁੰ ਦੀਆਂ 


ਓਥੇ _ਕੇਟੀ ਲੋਰੀਆਂ ਨਹੀ _ਗਾਉ”ਦਾ 


ਚੰਨ ਨੂੰ _ਕੋਈਂ ਚੰਨ - ਮਾਮਾ ਨਹੀਂ ਕਹਿੰਦਾ 

ਪਿਅੱਕੜ ਪਿਤਾ ਦੀ ਆਵਾਜ਼ ਹੀ ਬੱਚਿਆਂ ਨੂੰ ਸ਼ੁਲਾਉੱਦੀ ਹੈ 
ਤੇ ਕਿਸੇ ਔਰਤ ਦੇ ਸਿਸਕਣ ਦੀ ਆਵਾਜ਼ 

ਪਹਿਰੇਦਾਰ ਦੇ “ਜਾਗਦੇ ਰਹੋ' ਦੀ ਆਵਾਜ਼ ਵਿਚ ਗੁਆਚ ਜਾਂਦੀ ਹੈ । 


(13 ਸਫੇ ਦੀ ਬਾਕੀ) 


ਮੈਂ ਆਪਣੀਆਂ ਅੱਖਾਂ ਨਾਲ ਲਾਸ਼ 34 ਵੇ“ ਦਰਵਾਜੇ 'ਚ 
ਵੇਖੀ ਸੀ ਪਰ _ਰੋਹਿੜੀ ਦੇ ਥਾਨੇ ਤੋਂ _ਆਉਦਿਆਂ ਮੁੜਦਿਆਂ 
ਲਾਸ਼ 33 ਵੇ ਦਰਵਾਜ਼ੇ 'ਚ ਫਸੀ ਹੋਈ ਸੀ ।” 

''ਕੀ ਲਾਸ਼ ਕਿਸੇ ਜਿੰਨ ਨੇ 33 ਵੇ ਦਰਵਾਜੇਂ 'ਚ ਧੱਕ 
ਦਿਤੀ ।' 

ਥਾਨੇਦਾਰ ਸੋਚਾਂ 'ਚ ਪੈ ਗਿਆ, _''ਹਾਂ, ਇਹ ਹੋ ਸਕਦਾ 
ਮਾ, ਦਰਿਆ ਬਾਦਸ਼ਾਹ ਜੂ ਹੋਇਆ ।” 

'ਚੰਗਾਂ ਹਜ਼ੂਰ, ਰੀਪੋਟ ਦਰਜ਼ ਕਰ ਲਵੋ, ਮੈਨੂੰ ਦੈਰ 
ਰੁਦੀ ਏ।” 

ਜ਼ਰੂਰ ਦਰਜ਼ ਕਰਾਂਗੇ, ਪਰ ਹੁਣ ਤਾਂ ਸ਼ਾਮ ਹੋ ਗਈ ਹੈ, 
ਇਸ ਸਮੇ ਲਾਸ਼ ਕੌਣ ਕਢੇਗਾ ?'” 

ਹੁਣ ਮੈ ਕੀ ਕਰਾਂ ਹਜੂਰ ?" 

''ਤ੍ਰੰ ਕਲ ਸਵੇਰੇ ਆਵੀਂ । ਰੀਪੋਟ ਮੈ“ ਰਾਤੀ ਹੀ ਬਣਾ 
ਭਵਾਂਗਾ, ਤੂੰ ਸਵੇਰੇ ਦਸਤਖਤ ਕਰ ਦੇਵੀ ।' 

'ਲਕਿਨ ਹਜ਼ੂਰ, ਕਲ ਤਕ ਤਾਂ ਲਾਸ਼ ਪਛਾਨਣੀ ਔਖੀ 
ਹੋ ਜਾਵੇਗ਼ੀ ।” ੨ 

ਮੀਆਂ, ਰਾਤ 'ਚ ਕੁਝ `ਨਹੀਂ' ਹੁੰਦਾ, ਤੂੰ ਸਵੇਰੇ ਜਲਦੀ 
ਮਾ ਜਾਵੀ' ।' 


ਜਾਂ ਰਿਹਾ ਸੀ । ੩੩ ਵੇ“ ਦਰਵਾਜੇ ਸਾਹਮਣੇ ਜਾ ਕੇ ਉਸ ਦੇ 
ਮਨ 'ਚ ਵਿਚਾਰ ਆਇਆ ਕਿ ਲਾਸ਼ ਵੇਖਦਾ ਜਾਵੇ । ਉਸ 
ਨੂੰ ਯਕੀਨ ਸੀ ਕਿ ਲਾਸ਼ ਬੋਪਛਾਣ ਹੋ ਗਈ ਹੋਵੇਗੀ । ਉਸ 
ਨੇ ਲੁਕਕੇ ਵੇਖਿਆ ਤਾਂ ਲਾਸ਼ 3 ਵੇ" ਦਰਵਾਂਜੇ 'ਚ ਨਹੀ” 
ਸੀ । ਉਸ ਨੇ ਦੌੜ ਕੇ 94 ਵੇ ਦਰਵਾਜੇ 'ਚ ਵੇਖਿਆ ਤਾਂ 
ਲਾਸ਼ ਉੱਥੇ ਫਸੀ ਹੋਈ ਸੀ। 

ਉਹ ਕੁਝ ਦੇਰ ਬ੍ੱਤ ਬਣਿਆ ਵੇਖਦਾ ਰਿਹਾ । ਨਾ ਉਸ 
ਦਾ ਮਨ ਸੱਖਰ ਨੂੰ ਜਾਣ ਲਈ ਕਰਦਾ ਸੀ ਤੇ ਨਾ ਹੀ ਰੋਹਿੜੀ 
ਵੱਲ । ਅਗੇ ਅੱਗ ਸੀ ਤੇ ਪਿਛੇ ਪਾਣੀ । ਬੜੀ ਸੋਚ ਵਿਚਾਰ 
ਬਾਅਦ ਉਸ ਚਾਰੇ ਪਾਸੇ ਵੇਖਿਆ । ਦੂਰ ਦੂਰ ਤੱਕ ਕੋਈ 
ਨਹੀਂ ਸੀ । ਉਹ ਕੌਧ ਤੇ ਚੜ੍ਹ ਗਿਆ ਤੇ ਉਸ ਖੁਦਾ ਦਾ ਨ 
ਲੈ ਕੇ ਦਰਵਾਜੇ ਦੀ ਚਾਬੀ ਘੁੰਮਾ ਦਿੱਤੀ । ਸ਼ਾਹਵੇਲੇ ਜਦੋ“ 
ਗੇਜ਼ਰੀਡਰ ਆਪਣੇ ਕਮਰੇ ਵੱਲ 'ਜਾ ਰਿਹਾ ਸੀ ਤਾਂ ਸਰਵੇਅਰ 
ਨੇ ਪੁੱਛਿਆ, “ਲਾਸ਼ ਕਿਹੜੇ ਥਾਨੇਦਾਰ ਦੇ ਸਪੁਰਦ ਕੀਤੀ ?” 

ਸਾਹਿਬ ਦੋਵਾਂ ਥਾਨੇਦਾਰਾਂ ਨੇ ਲਾਵਾਰਸ ਲਾਸ਼ ਲੌਣ 
ਤਾਂ ਨਾਂਹ ਕਰ ਦਿੱਤੀ । ਇਸੇ ਲਈ ਲਾਸ਼ ਦਰਿਆ ਬਾਦਸ਼ਾਹ 
ਦੇ ਸਪੁਰਦ ਕਰ ਦਿੱਤੀ । ਜਿਸਦੀ ਸਰਹੱਦ ਬਹੁਤ ਵੱਡੀ ਹੈ । 
ਸੱਖਰ ਬੈਨ ਤੋ" ਲੈ ਕੇ ਅਰਬ ਸਾਗਰ ਤਕ । 


[ਅਨੁਵਾਦਕ : ਰਾਬਿੰਦਰ ਬਾਠ] 


17 


ਠੁੱਕਰ-ਨਾਟਕ 


ਵਿ ਰਰਬਕਕਕਰ਼ਕਰ਼ਕਤ਼ਣ 


ਹਰੀਜਨ-ਦਹਨ 


ਰਮੇਸ਼ ਉਪਾਧਿਆਏ 


(ਤਿੰਨ ਹਰੀਜਨ ਦਾਤੀਆਂ ਹੱਥਾਂ ਵਿਚ ਲਈ ਸਾਹਮਣੇ ਆਉਦੇ ਹਨ -- ਬੁੱਢਾ ਰਮਚੌਨਾ, ਉਹਦਾ ਜਵਾਨ 
ਪੁੱਤ ਜੰਗੀ ਤੇ ਜੰਗੀ ਦੀ ਵਹੁਟੀ ਬਸੰਤੀ । ਰਮਚੰਨਾ ਨੇ ਸਿਰਫ਼ ਫ਼ਟੀ ਹੋਈ ਅੱਧੀ ਧੋਤੀ ਪਾਈ ਰੋਈ ਹੈ_ ਤੇ 
ਬਸੰਤੀ ਨੇ ਲਹਿੰਗਾ-ਚੌਲੀ ਪਾਈ ਹੋਈ ਹੈ, ਪਰ ਜੰਗੀ ਨੇ ਪਹੁੰਚੇ ਉਪਰ ਮਰੋੜ ਕੇ ਪਤਲੂਨ ਪਾਈ ਹੋਈ 
ਹੈ । ਆਉੱਦਿਆਂ ਜੰਗੀ ਫ਼ਿਲਮੀ ਗਾਉਣਾ ਅਲਾਪਦਾ ਹੈ -- ਓ...ਦੂਖ ਭਰੇ ਦਿਨ ਬੀਤੇ ਰੇ ਭਈਆ... 
ਬੀਤੇ ਰੇ ਭਈਆ, ਅਬ ਸੁੱਖ ਆਇਓ ਰੇ...) 


ਰਮਚੰਨਾ : 
ਜੈਗੀ 


ਰਮਚੰਨਾ : 
ਬਸੰਤੀ 


ਜੰਗੀ 
ਰਮਚੌਨਾ : 


ਜੰਗੀ -_: 


ਬਸੰਤੀ 
ਰਮਚੰਨਾ : 


ਸ਼ੂਤਰਧਾਰ: 


18 


ਇਸ ਗਾਣੇਂ ਨਾ ਗਾ ਜੰਗੀ, ਕੋਈ ਸੁਣ ਲਊ ਤਾਂ ਕੀ ਕਰੂਗਾ ? 

ਕੋਈ ਕੀ ਕਹੂਗਾ ? ਹੁਣ ਕੋਈ ਕੁਸ਼ ਕਿਉ ਆਖੂ ? ਆਪਣਾ ਖੋਤ ਐ, ਆਪਣੀ ਫ਼ਸਲ ਵਢਣ ਆਏ ਆਂ, 
ਕਿਮ ਨੂੰ ਕੀ ਪਈ ਐ ? 

ਐਹੋ ਜਿਹੀਆਂ ਗੱਲਾਂ `ਨਾ ਕਰ ਪੁੱਤਰਾ । ਸਾਡਾ ਹੱਥ ਅਗਲੇ ਦੂਜਿਆਂ ਦੇ ਪੈਰਾਂ ਥੱਲੇ ਐ । ਸਾਡਾ ਹੱਸਣਾ= 
ਗਾਉਣਾ ਸ੍ਣਨਗੇ ਤਾਂ ਸਮਝਣਗੇ ਚਮਰੇਟੇ ਸਿਰ 'ਤੇ ਚੜ੍ਹੀ ਜਾਂਦੇ ਐ । 

ਤੂੰ ਤਾਂ ਐਵੇ ਈ ਡਰੀ ਜਾਂਦੈ' । ਆਪਣੀ ਮਿਹਨਤ-ਮਜ਼ੂਰੀ ਦਾ ਖਾਵਾਂਗੇ ਤਾਂ ਕੋਈ ਸਾਡਾ ਕੀ ਕਰ ਲਊ ? 
ਹੁਣ ਤਕ ਮਿੱਟੀ ਪਲੀਤ ਇਸੇ ਕਰ ਕੇ ਤਾਂ ਹੁੰ ਦੀ ਸੀ ਪਈ ਸਾਡੇ ਕੋਲੇ ਆਪਣੀ ਜਮੀਨ ਨਹੀਂ ਸੀ । 

ਪਰ ਹੁਣ ਛੋਟੇਂ ਹੀ ਸਹੀ, ਅਸੀ” ਵੀ ਵਾਹੀਕਾਰ ਆਂ । 

(ਖੂਸ਼ੀ ਲੁਕੌਦਿਆਂ ਦੋਹਵਾਂ ਨੂੰ ਪਿਆਰ ਨਾਲ ਝਿੜਕ ਕੇ) ਚਲੋ, _ਚਲੋਂ, ਵੱਡੇ ਭਾਰੇ ਜਿਮੀਦਾਰ ਹੋ ਗਏ ਨਾ 
ਤੁਸੀਂ । ਤਿੰਨ ਕੀਲੇ ਕੁਲ ਪੈਲੀ ਆ । 

ਪਰ ਫ਼ਸਲ ਵਾਹਵਾ ਹੋਈ ਆ ਚਾਚਾ । 

ਚਲੋ ਛਡੋ ਨਜ਼ਰ ਕਾਹਨੂੰ ਲਾਉੱਦੇ ਹੋ । ਰ੍ 

(ਹੱਥ ਬੰਨ੍ਹ ਕੇ ਅੱਖਾਂ ਮੰਦ ਕੇ ਕੁਝ ਬੁੜ-ਬੁੜ ਕਰਦਾ ਹੈ, ਫੇਰ) ਚਲੋ ਵਾਢੀ ਕਰੀਏ । (ਤਿੰਨੋਂ ਫ਼ਸਲ ਵਡਣ 
ਦਾ ਅਭਿਨਯ ਕਰਦੇ ਹਨ । ਸੂਤਰਧਾਰ ਅੱਗੇ ਆਉਦਾ ਹੈ । 

(ਦਰਸ਼ਕਾਂ ਨੂੰ) _ਲੰਕਾ-ਦਹਨ ਤੇ ਹੋਲੀਕਾ-ਦਹਨ ਦੋ ਨਾਟਕ ਤੁਸੀ ਬੜੇ ਦੇਖੇ ਹੋਣਗੇ । ਅੱਜ ਅਸੀਂ ਤੁਹਾਨੂੰ 
ਨਵਾਂ ਨਾਟਕ ਦਿਖਾ ਰਹੇ ਆਂ । ਇਹਦਾ ਨਾਂ ਹੈ - ਹਰੀਜਨ-ਦਹਨ । ਇਹਦੇ ਲਿਖਣ ਵਾਲੇਂ ਨੇ ਰਮੇਸ਼ 
ਉਪਾਧਿਆਏ । (ਫ਼ਸਲ _ਵੱਢਦੇ ਹਰੀਜਨਾਂ ਫੁਲ ਇਸ਼ਾਰਾ ਕਰਦਿਆਂ) ਇਹ ਪਿੰਡ ਆ । ਇਸ ਪਿੰਡ ਦਾ 
ਨਾਉ” ਹੈ ਰਾਮਰਾਜਪੂਰ, ਤਸੀਲ ਕਾਂਗਰਸਨਗਰ, ਜ਼ਿਲਾ ਜਨਤਾ ਗੰਜ । ਇਹ ਜਾਣੇ ਰਾਮਰਾਜਪੁਜ਼ ਦੇ ਹਰੀਜਨ 
ਨੇ । ਇਹ ਬੁੰੜ੍ਹਾ ਰਮਚੰਨਾ ਆ । ਬੜਾ ਈ ਨੇਕ ਤੇ ਭਲਾਮਾਣਸ । ਤੇ ਇਹ ਹੈ ਰਮਚੰਨੇ ਦਾ ਪੁੱਤ ਜੰਗੀ । 
ਪਿਉ ਜਿੰਨਾ ਸਿੱਧਾ, ਪੁੱਤ ਓਨਾ ਹੀ ਪੁੱਠਾ । ਸਰਕਾਰੀ ਵਜ਼ੀਫ਼ੇ ਨਾਲ ਥੋਹੜਾ-ਜਿੰਨਾ ਪੜ੍ਹ-ਲਿਖ ਕੀ ਗਿਐ, 


ਰਮਚੋਨਾ : 


ਸਮਝਦੇ, ਲੀਡਰ ਹੋ ਗਿਆ । ਕਹਿੰਦੈ ਅਖੇ ਉੱਚ-ਨੀਚ ਜਾਤਪਾਤ ਨਹੀ ਚਲਣੀ । ਸਾਰੀ ਉਮਰ ਦਾ 
ਗੁਲੰਮ ਤੋ ਬੇਗਾਰ ਨਹੀ ਜਲਣੂੀ । ਧੀਆਂ-ਭੈਣਾਂ ਦੀ ਬੇ-ਇਜਤੀ ਬਰਦਾਸ਼ਤ ਨਹੀ ਕਰਨੀ । ਤੇ ਇਹ ਆ 
ਜੰਗੀ ਦੀ ਵਹੁਟੀ ਬਸੰਤੀ । ਜਦ ਪਿਛਲੀਆਂ ਵੋਟਾਂ ਪਈਆ ਤਾ ਜਨਾਬ ਸਰਕਾਰ ਨੇ ਇਸ ਪਿੰਡ ਦੇ ਹਰੀਜਨਾਂ 
ਨੂੰ ਖ਼ੁਸ਼ ਕਰਨ ਲਈ ਥੋਹੜੀ-ਜਿੰਨੀ ਜ਼ਮੀਨ ਵੰਡੀ ਸੀ । ਮੱਦਤਾਂ ਤੋਂ ਉਹ ਜ਼ਮੀਨ ਭੁੱਡ-ਬੈਜਰ ਪਈ ਸੀ । 
ਇਨ੍ਹਾਂ ਲੋਕਾਂ-ਕੋਲ ਹਲ ਨਹੀਂ ਸੀ, ਜੌਗ ਨਹੀਂ ਸੀ, ਰੇਰ-ਖਾਦ ਨਹੀਂ ਸੀ, ਬੀ ਨਹੀਂ ਸੀ । ਧਰ ਆਪਣੀਆਂ 
ਕਹੀਆਂ ਨਾਲ ਇਨ੍ਹਾਂ ਬੰ ਦਿਆਂ ਪੱਥਰ ਵਰਗੀ ਜ਼ਮੀਨ ਨੂੰ ਤੌੜਿਆ । ਆਪ ਬੌਲਦ ਬਣ ਕੇ ਜ਼ਮੀਨ ਨੂੰ ਜੋਤਾ 
ਮਾਰਿਆ । ਛੱਪੜ ਰੋ ਖਾਣੀ ਲਿਆ ਲਿਆ ਖੇਤ ਨੂੰ ਸਿੰਜਿਆ । ਦਾਣਿਆਂ 'ਤੇ ਦੂਣਾ ਦੇਣ ਦਾ ਕਰਾਰ ਕਰ 
ਕੇ ਉਧਾਰ ਦਾ ਬੀ ਪਾਇਆ । ਫੇਰ ਕਿਤੇ ਜਾ ਕੇ ਆਹ ਅੱਜ ਫ਼ਸਲ ਦੀ ਵਾਢੀ ਦਾ ਦਿਨ ਆਇਐ । 
(ਅਚਾਲਕ _ਚੌ'ਕਦਾ ਹੈ । ਕੈਨ ਲਾ ਕੇ ਕੁਝ ਸੁਣਨ ਦਾ ਅਭਿਨਯ ਕਰਦਾ ਹੈ । ਤਿੰਨ ਜਣੇ ਆਉਂਦੇ ਹਨ : 
ਠਾਕਤ, ਪੰਡਤ ਤੇ ਮਹਾਜਨ । ਤਿੰਨੇ ਖੜ੍ਹੋ ਹੋ ਕੇ ਹਰੀਜਨਾਂ ਵਲ ਦੇਖਦਿਆਂ ਘੁਸਰ ਮੁਸਰ ਕਰਦੇ ਹਨ) 
ਗ਼ਰੀਬ ਦੀ ਫ਼ਸਲ ਪੱਕੇ ਭਾਵੇ' ਧੀ ਜਵਾਨ ਹੋਵੇ, ਅਮੀਰਾਂ ਦੀ ਨੀਤ ਖ਼ਰਾਬ ਹੌਣ ਲਗਦੀ ਐ । ਇਨ੍ਹਾਂ 
ਮੂਰਤਾਂ ਨੂੰ ਦੇਖੋ । ਇਹ ਹੈ ਠਾਕਰ ਭਾਰਤ ਰਾਜ ਸਿੰਘ । ਪੁਰਾਣਾ ਜ਼ਿਮੀਦਾਰ, ਨਵਾਂ ਸਰਮਾਏਦਾਰ । ਪਿੰਡ 
ਦੀ ਪੰਚੈਤ ਤੋਂ ਲੈ ਕੇ ਲੋਕ ਸਭਾ ਤਕ ਇਨ੍ਹਾਂ ਦੀ ਤੂਤੀ ਬੋਲਦੀ ਆ । (ਠਾਕਰ ਆਪਣੀ ਲਾਠੀ ਜ਼ਮੀਨ 'ਤੇ 
ਮਾਰ ਕੇ ਮ੍ਰੱਛਾਂ ਨੂੰ ਤਾਅ ਦਿੰਦਿਆਂ ਦਰਸ਼ਕਾਂ ਨੂੰ ਦੇਖਦਾ ਹੈ) ਤੇ ਇਹ ਨੇ ਪੰਡਤ ਕਰਮਕਾਂਡੀ । ਨਵੇ" ਜ਼ਮਾਨੇ 
ਦੇ ਪੰਡਤ ਨੇ, ਏਸ ਲਈ ਉਪਰ ਕਾਂਗਰਸੀ ਕੁੜਤਾ-ਟੌਪੀ ਪਾਉੱਦੋ ਤੇ ਹੋਠਾਂ ਖ਼ਾਕੀ ਨਿੱਕਰ । ਧਰਮਕਰਮ ਦੀ 
ਠੇਕੇਦਾਰੀ ਕਰਦੇ ਨੇ । (ਪੰਡਤ ਸੱਜਾ ਹੱਥ ਦਿਲ ਤਕ ਲੈ ਜਾ ਕੇ ਨਮਸਕਾਰ ਕਰਦਾ ਹੈ) ਤੌਂ ਇਹ ਤੀਸਰੇ ਹਨ 
ਧਨੀਲਾਲ ਮਹਾਜਨ ॥ ਸ਼ੂਦਖ਼ੋਰੀ, ਮੁਨਾਫ਼ਾਖ਼ੋਰੀ, ਜਮਾਖ਼ੋਰੀ ਤੇ ਹਰਾਮਸ਼ੋਰੀ ਇਨ੍ਹਾਂ ਦਾ ਪੇਸ਼ਾ ਹੈ । ਸੁੱਤੇ ਪਏ 
ਵੀ ਬਰੜਾਉਂਦੇ ਨੇ : ਪੰਜ ਗੁੜ ਦੇ, ਗੁੜ ਵਾਲ, ਗੁੜ ਨੂੰ... (ਮਹਾਜਨ ਚੋਰ ਨਜ਼ਰਾਂ ਨਾਲ ਦਰਸ਼ਕਾਂ ਵਲ 
ਦੇਖਦਾ ਹੈ ਤੇ ਝਟਕੇ ਨਾਲ ਧੌਣ ਮੌੜ ਕੇ ਫੇਰ ਘੁਜਰਮੁਸਰ ਕਰਨ ਲਗ ਜਾਂਦਾ ਹੈ) ਲਓ ਹੁਣ ਦੇਖੋ, ਇਹ 
ਤਿੰਨੋਂ (ਸੂਤਰਧਾਰ ਇਕ ਪਾਸੇ ਹੋ ਜਾਂਦਾ ਹੈ । ਠਾਕਰ, ਪੰਡਤ ਤੇ ਮਹਾਜਨ ਨਾਰਦ ਜਦ ਕਰਦੇ 
ਹਨ ਤੋਂ ਪੰਡਤ ਅਗਾਂਹ ਹੋਂ ਕੇ ਹਰੀਜਨਾਂ ਵਲ ਜਾਂਦਾ ਹੈ) 

ਹਰੇ ਰਾਮ, ਰਹੇ ਰਾਮ, ਇਹ ਕੀ ਹੋ ਰਿਹੈ ? 

ਤੇਰੀਆਂ ਅੱਖਾਂ ਕਿ ਕੌਲ-ਡੋਡੇ ਆ, ਦੀਹਦਾ ਨਹੀ” ਤਈਨੂੰ, ਆਪਣੀ ਪੈਲੀ ਵਢਦੇ ਆਂ । 

ਰਾਧੇ ਕ੍ਰਿਸ਼ਣ, ਰਾਧੇ ਕ੍ਰਿਸ਼ਣ । ਓਏ ਤ੍ਰੰ ਤਾਂ ਬੜਾ 'ਕੋੜਾ ਬੋਲਦੀ ਐਂ ਬਸੰਤੀ । ਭਗਵਾਨ ਨੇ ਤੈਨੂੰ ਰੈਗ-ਰੂਪ 
ਦਿੱਤੈ, ਜਵਾਨੀ ਦਿੱਤੀ ਐ, ਪਰ ਮਿੱਠੀ ਜਬਾਨ ਦੇਣਾ ਭੁਲ ਗਿਆ । 

ਮੇਰੀ ਜਬਾਨ ਜਿਹੋ=ਜਿਹੀ ਐ ਠੀਕ ਐ ਪੰਡਤ ਜੀ, ਪਰ ਤ੍ਰੰ_ ਦੱਸ ਅੱਜ ਨੀਚ ਜਾਤ ਕੌਲ ਕਿਵੇ ਆ ਗਿਆ 
ਚਲ ਕੇ ? ੧ 
ਖੈਰੀ' ਪੈੱਦਾਂ ਪੰਡਤ ਜੀ । ਇਹ ਦੀਆਂ ਗੱਲਾਂ ਦਾ ਬਰਾ ਨਾ ਮਨਾਈਓ, ਰਤਾ ਮੁੰਹਫਟ ਐ । 

ਪਰ ਤ੍ਰੰ ਤਾਂ ਧਰਮੀ-ਕਰਮੀ ਬੰਦਾ ਸੀ ਓਏ । ਤ੍ਰੰ ਆਪਣਾ ਧਰਮ ਕਿਦਾਂ ਭੁੱਲ ਗਿਆ ? 

(ਹੱਥ ਜੋੜ ਕੋ) ਕੋਈ ਗਲਤੀ ਹੋ ਗਟੀ ਮਹਾਰਾਜ ? 

ਗਲਤੀ ? ਓਏ ਤ੍ਰੰ ਗਲਤੀ ਪੁੱਛਦੈ' ? ਗੌ-ਧਨ ਦ' ਭੋਜਨ ਕੱਟ ਰਿਹੈ” ਤੇ ਫੇਰ ਉੱਤ“ ਪੁੱਛਦੈ' ਗਲਤੀ ? _ 
ਗੋ-ਧਨ ਦਾ ਭੋਜਨ ? ਮੈ ਸਮਝਿਆ ਨਹੀ” ਪੰਡਤ ਜੀ ? 

ਓਏ ਸਾਲਿਆ, ਓਏ ਇਹ ਵੀ ਦੱਜਣਾ ਪਊ” ਅੱਜ ? ਪਤੈ ਸ਼ਾਸਤਰਾਂ 'ਚ ਕੀ ਲਿਖਿਐ ? (ਰਮਚੰਨਾ ਸਿਰ 
ਹਿਲਾਉ'ਦਾ ਹੈ) ਸ਼ਾਸਤਰਾਂ 'ਚ ਲਿਖਿਆ - ਗੋਧਨ ਕਾ ਭੌਜਨ ਖਾਨੇ ਵਾਲਾ ਸੀਧਾ ਨਰਕ ਮੇ” ਜਾਤਾ ਹੈ । 
ਹਾਂ, ਸਿੱਧਾ ! ਇਨ੍ਹਾਂ ਨੂੰ ਆਖ ਦੇ ਇਹ ਜਾਨਵਾਰਾਂ ਕਾ ਚਾਰਾ ਨਾ ਕਾਟੇ” । 

ਪਰ ਮਹਾਰਾਜ । ਇਹ ਡੰਗਰਾਂ ਦਾ ਚਾਰਾ ਤਾਂ ਨਹੀਂ, ਪੱਕੀ-ਪਕਾਈ ਫ਼ਸਲ _ਐ ਸਾਡੀ । ਹੱਥੀ ਸਵਾਰ 
ਕੇ ਅਸੀਂ ਖੇਤ ਬਣਾਇਐ । ਉਧਾਰ ਦਾ ਬੀ ਪਾਇਐ । ਦਿਨ-ਰਾਤ ਮਿਹਨਤ ਕੀਤੀ ਐ । 


19 


ਰਮਚੌਨਾ' : 


ਜੋਗੀ 
ਬਸੰਤੀ 


ਰਮਚੈਨਾ : 


ਠਾਕਰ 


,/ ਰਚਚੋਨਾ : 


ਜੋਗੀ 


20 


ਇਹ ਨਹੀਂ ਸਾਨੂੰ ਪਤਾ । ਸ਼ਾਸਤਰਾਂ ਵਿਚ ਜੋ ਲਿਖਿਐ, ਸੋ ਅਸੀਂ ਦਿੱਤੌ ਦੱਸ । ਸ਼ਾਸਤਰਾਂ ਨੂੰ ਨਹੀ” ਮੰਨਦਾ 
ਤਾਂ ਪੈੱਚਾਂ ਨੂੰ ਪੁੱਛ ਲੈ । ਸਾਰਿਆਂ ਲੇ ਕਿਹੈ ਇਹ ਖੇਤ ਨਹੀਂ ਸ਼ਾਮਲਾਟ ਐ । ਇਥੇ ਵਾਹੀ ਨਹੀ” ਹੋ 
ਸਕਦੀ । 

ਚੁੱਪ ਹੋ ਜਾ ਓਏ ਜੋਗੀ । ਬਾਹਮਣ_ ਦੇਵਤਾ ਐ । (ਪੰਡਤ ਨੂੰ) ਪੰਡਤ ਜੀ, ਗ੍ਰੱਸਾ ਨਾ ਕਰੀ । ਜਿਦਣ ਇਸ 
ਖੇਤ 'ਚ ਬੀ ਪਿਆ ਸੀ, ਉਸੇ ਦਿਨ ਮੈ ਮਨ ਚ ਧਾਰ ਲਿਆ ਸੀ ਪਈ ਪਹਿਲੀ ਫ਼ਸਲ ਦਾ ਸਵਾ ਸੇਰ ਅੰਨ 
ਪੰਡਤ ਜੀ ਨੂੰ ਜ਼ਰੂਰ ਦੇਉ'ਗਾ । 

ਸਵਾ ਸੇਰ ਅੰਨ ? ਤ੍ਰੰ ਵੱਢੀ-ਟੱਕੀ ਜਾਤ ਸਾਨੂੰ ਦਾਨ ਦਏੱਗੀ ? ਪਿੰਡ ਦੀ ਜ਼ਮੀਨ 'ਤੇ ਖੇਤੀ ਕਰੇਂਗਾ ਤੋਂ 
ਪਿੰਡ ਆਲਿਆਂ ਨੂੰ ਸਵਾ ਸੇਰ ਅੰਨ ਦਾਨ ਕਰੇਂਗਾ ? ਸਾਲਿਆ ਅਸੀਂ ਮੰਗ-ਖਾਣੇ ਆਂ ? 

ਤਾਂ ਠੀਕ ਐ, ਗੱਲ ਨਿਬੜਾਂ । ਅਸੀਂ ਤੈਨੂੰ ਇਕ ਦਾਣਾ_ਵੀ ਨਹੀਂ” ਦਿੰਦੇ । 

ਹਾਂ ਭਾਈ, ਕਿਉ” ਦੇਈੀਏ ? ਮਰੀਏ-ਖਪੀਏ ਅਸੀਂ ਤੇਂ ਮਾਲ ਖਾਵੇ ਪੰਡਤ । 

ਚੋਪ ਹਰਾਮਣੇ ! ਜ਼ਬਾਨ ਚਲਾਉ”ਦੀ ਐ । ਖੱਲ ਉਤਰ ਦਊ', ਜੇ ਬੋਲੀ ਤਾਂ । 

ਬਾਹਮਣਾ ਦੱਸ ਦਿਆਂ ਤੌਨੂੰ, _ਗਾਹਲ ਨਾ ਕਢੀ' ! ਇਹ ਡਰਾਵੇ” ਜਾ ਕੇ ਕਿਸੇ ਹੌਰਸ ਨੂੰ ਢੇ । ਅਸੀ" ਨਹੀਂ 


_ ਡਰਦੇ ਤੇਰੇ ਵਰਗੇ ਮੰਗਤਿਆਂ ਤੌ । (ਰਮਚੰਨੇ ਤੇ ਬਸੰਤੀ ਨੂੰ) ਚੱਲੋ ਅਪਣਾ ਕੰਮ ਕਰੋ । ਹੁੰਹ, ਆਏ ਵੱਡੇ । 


ਖੱਲ ਉਤਾਰ ਦਊ । ਜਿਦਾਂ ਇਹ ਦਾ ਹੀ ਰਾਜ ਐ । ਪਰਾਈਆਂ ਖਾ-ਖਾ ਮੁਖ਼ਟੈਡ ਪੁਣਾ ਖਲਾਰਦੈ । ਪਾ 
ਲਈ ਨਿਕਰ, ਹੱਥ ਚ ਫੜ ਲਈ ਲਾਠੀ ਤੇ ਡਰਾਉ'ਦਾ ਫਿਰਦੇ ਲੋਕਾਂ ਨੂੰ । 
ਦੇਖ ਓਏ ਜ਼ਿਆਦਾ ਨਾ ਬੋਲ । ਸਾਡਾ ਗੁੱਸਾ ਤ੍ਰੰ ਹਾਲੇ ਦੇਖਿਆ ਨਹੀਂ । ਸਰਾਪ ਦੇ 'ਤਾ ਤਾਂ ਸਿੱਧਾ ਨਰਕਾਂ 
ਨੂੰ ਜਾਏਂਗਾ । ਕੁੱਲ ਦਾ ਨਾਸ ਹੋ ਜਾਊ, ਨਾਸ... 
ਓਏ ਜਾ, ਜਾ, ਆਪਣਾ ਕੌਮ ਕਰ । ਠਾਕਰ ਕੌਲ ਬਹਿ ਕੇ ਦੁਨੀਆਂ ਭਰ ਦੀ ਜਿਮਾਜਤ ਕਰੇਗਾ ਤੇ ਸਾਡੇ ਤੋੜ 
ਆ ਕੇ ਧਰਮ-ਕਰਮ ਛਾਂਟੇਗਾ 1 
(ਵਾਸਤਾ ਪਾਉ'ਦਿਆਂ) ਇਹ ਦੀਆਂ ਗੱਲਾਂ ਦਾ ਬੁਰਾ ਨਾ ਮੰਨੀਓ ਪੰਡਤ ਜੀਂ । ਨਿਆਣਾ ਐ, ਨਦਾਨ ਐ । 
ਮੈਂ ਸਵਾ ਸੇਰ ਅੰਨ ਤੁਹਾਨੂੰ ਜ਼ਰੂਰ ਦੇਉ'ਗਾ । 
(ਰਮਚੈਨੇ ਨੂੰ ਖਿੱਚਦਿਆਂ) ਕੀ ਗੱਲ ਕਰਦੇ ਚਾਚਾ ? ਅਸੀਂ ਇਹਦਾ ਦਿੱਤਾ ਨਹੀ ਧਾਇ । ਨਾ ਗਰ ਗੀ, 
ਇਹ ਓਨਾ ਹੀ ਡਰਾਉਗਾ । 
(ਬਸੰਤੀ ਰਮਚੰਨਾ ਦਾ ਹੱਥ ਫੜ ਕੇ ਪਿੱਛੇ ਲੈ ਜਾਂਦੀ ਹੈ) 
(ਗੱਜ ਵਿਚ) ਤੂੰ ਬੜਾ ਨਫਰਾ ਹੋਂ ਗਿਐ ਹੁਣੇ ਕਢਦਂ ਤੇਰੀ ਹੈਂਕੜ । ਦਖਦਾਂ ਤਰ ਕੱਡਾ ਕੁ ਸ਼ਰਮਾ ਵੇ । 
ਓਏ ਜਾ - ਜਾ ਦੇਖ ਲਈ । 
(ਪੰਡਤ ਅੱਗ-ਭਬੂਕਾ ਹੋਇਆਂ ਠਾਕਰ ਤੇ ਮਹਾਜਨ ਕੋਲ ਜਾਂਦਾ ਹੈ । ਜੰਗੀ ਪਲੇ ਗੰਦੇ 
ਤੇ ਬਸੰਤੀ ਨਾਲ ਫ਼ਸਲ ਵਢਣ ਲਗਦਾ ਹੈ । ਪੰਡਤ ਮੂਕ ਅਤਿਨਯ (ਮਾਟੀਮਿੰਗ) ਨਾਲ 
ਠਾਕਰ ਕੌਲ ਸ਼ਿਕਾਇਤ ਕਰਦਾ ਹੈ । ਠਾਕਰ, ਮਹਾਜਨ ਤੇ ਪੰਡਤ ਤਿੰਨੇ ਅੱਗੇ ਵਧਦੇ ਹਨ ।) 
ਓਏ ਰਮਚੰਨਿਆਂ । ਏਧਰ ਆ ਸਾਲਿਆ । ਪੰਡਤ ਨੂੰ ਤ੍ਰੰ ਗਾਹਲਾਂ ਕੱਢੀਐ' ? 
(ਰਮਤੋਨਾ, ਬਸਤੀ ਤੇ ਜੰਗੀ ਇਕੱਠੇ ਮੁੜ ਕੇ ਦੇਖਦੇ ਹਨ ਤੇ ਖੜ੍ਹੇ ਹੋ ਜਾਂਦੇ ਹਨ । ਰਮਚੰਨਾਂ 
ਹੱਥ ਬੈਨ੍ਹੀ ਅੱਗ ਆਊਂ'ਦਾ ਹੈ) ` 
ਬੋਦਗੀ ਸਰਕਾਰ । ਮੁੰਡਾ ਨਾਦਾਨ ਔ, ਮੁਆਫ਼ ਕਰ ਦਿਓ । 
(ਅੱਗੇ ਆ ਕੇ) ਪਰ ਮੈ ਕੋਈ ਗਾਹਲ-ਗੂੂਹਲ _ਨਹੀਂ ਕੱਢੀ ਠਾਕਰ ਸ੍ਰਾਬ । ਇਹ ਪੰਡਤ ਹੀ ਖਮਖਾ ਪੰਗਾ 
ਲੈਂਦੇ ਸਾਡੇ ਨਾਲ । ਇਸ ਇਹ ਨੂੰ ਦੱਮ 'ਤਾ ਪਈ ਇਹ ਜਮੀਨ (ਕੁਝ ਸੋਚ ਕੇ) ਠਾਕਰ ਸ੍ਰਾਬ ਨੇ ਸਰਕਾਰ 


ਬਸੰਤੀ 


ਨੂੰ ਦਾਨ ਕਰ 'ਤੀ ਤੇ ਸਰਕਾਰ ਨੇ ਸਾਨੂੰ... 

ਬਕਵਾਸ਼ ਨਾ ਕਰ । ਇਹ ਜਮੀਨ ਅਸੀਂ ਕਿਸੇ ਨੂੰ ਨਹੀਂ ਦਿੱਤੀ । 

(ਤਰਲੇ ਨਾਲ) ਐ ਨਾ ਆਖੋ ਮੋਤੀਆਂ ਆਲਿਓ । ਤੁਸੀਂ ਦਿੱਤੀ ਨਾਂ ਹੁੰਦੀ ਤਾਂ ਅਸੀਂ ਕਿੱਦਾਂ ਵਾਹ ਲੈਣੀ ਸੀ ? 
ਉਹ ਸਰਕਾਰੀ ਜਲਸਾ ਮਾਲਕੋ, ਜਿਹਦੇ ਚ ਤੁਸੀਂ ਲਕਚਰ ਕੀਤਾ ਸੀ 

ਫਾਲਤੂ ਗੱਲਾਂ ਨਾ ਕਰ । ਅਸੀ' ਤਾਂ ਬੈਜਰ ਦਾਨ ਕੀਤੀ ਸੀ, ਇਹ ਉਪਜਾਉ ਖੇਤ ਨਹੀਂ... 

ਪਰ ਸਾਨੂੰ ਤਾਂ ਇਹ ਬੰਜਰ ਹੀ ਮਿਲ ਸੀ । 


: ਹੋਰ ਕੀ ? ਵਾਹਿਆ ਸਵਾਰਿਆ ਤਾਂ ਅਸੀਂਓ ਹੀ ਐ । 


ਹਾਂ ਸਰਕਾਰ, ਬੜੀ ਮਿਹਨਤ ਕਰਨੀ ਪਈ ਇਹ ਨੂੰ ਸੂਤ ਕਰਨ 'ਚ । 

ਅਸੀ ਕੱਖ ਨਹੀ' ਸੁਣਨਾ । ਇਹ ਖੇਤ ਸਾਡਾ ਐ । ਤੁਸੀ ਸਾਰੇ ਇਥੋ” ਦਫ਼ਾ ਹੋ ਜਾਓ । ਤੋ ਆਪਣੇ ਇਸ ਛੌਕਰੇ 
ਦੀ ਜ਼ਬਾਨ ਨੂੰ ਰਤਾ ਲਗਾਮ ਦੇ । ਕੁਸ਼ ਜ਼ਿਆਦਾ ਹੀ ਲੰਬੀ ਹੋਂ ਗਈ ਐ ਜਬਾਨ ਇਹ ਦੀ 1 
ਪਰ ਠਾਕਰ ਸਾਹਬ, ਇਹ ਜ਼ਮੀਨ ਤਾਂ ਸਰਕਾਰ ਦੀ ਸਾਨੂੰ ਦਿੱਤੀ ਹੋਈ ਐ । 

ਓਏ ਇਹਦੇ “ਚ ਤਾਅ ਖਾਣ ਦੀ ਕੀ ਗੱਲ ਐ ? ਜਾ, ਬੁਲਾ ਲਿਆ ਆਪਣੀ ਸਸਕਾਰ ਨੂੰ । ਕਿਥੇ ਰਹਿੰਦੀ 
ਐ ਤੋਰੀ ਸਰਕਾਰ ? 

ਹਾਂ, ਹਾਂ ਅਸੀ ਦੇਖ ਲਵਾਂਗੇ । ਪਰ ਤੁਸੀ ਇਹ ਖੌਤ ਫ਼ੌਰਨ ਖ਼ਾਲੀ ਕਰ ਦਿਉ । 

ਖਾਲੀ ਹੀ ਤਾਂ ਕਰਨ ਲੱਗੇ ਆਂ । ਹੁਣੇ ਵੱਢ ਲੈਦੇ ਆਂ 1 

(ਅੱਗੇ ਵਧ ਕੇ) ਵੱਢ ਕਿਵੇ ਲੰ'ਦੇ ਆਂ ? ਪਹਿਲਾਂ ਮੋਰਾ ਕਰਜਾ ਕਦੋਂ । ਮੈ” ਤਾਂ ਤੁਹਾਨੂੰ ਬੀ ਤੇ ਪੈਸੇ ਦੇ ਕੇ 
ਭੁੱਲਾ । ਮੈਨੂੰ ਕੀ ਪਤਾ ਸੀ ਇਹ ਝਗੜੇ ਆਲੀ ਜ਼ਮੀਨ ਐ । ਮੈਨੂੰ ਕੁਸ਼ ਨਹੀ` ਪਤਾ ਫ਼ਸਲ ਵੱਡਣ ਤੋ ਪਹਿਲੋਂ” 
ਮੇਰਾ ਕਰਜਾ ਇਥੇ ਰਖੌ । 

ਪਰ ਕਰਜਾ ਤਾਂ ਫਸਲ ਚੋ” ਹੀ ਨਿਕਲੂਗਾ ਲਾਲਾ ਜੀ । 

ਮੈਨੂੰ ਬਹੁਤੀਆਂ ਗੱਲਾਂ ਦਾ ਨਹੀਂ ਪਤਾ । ਪਹਿਲਾਂ ਮੇਰਾ ਹਿਸਾਬ ਸਾਫ਼ ਕਰੋ, ਫੇਰ ਫਸਲ ਵੱਢੀਓ । ਝਗੜੇ 
ਆਲੀ ਜ਼ਨੀਮ ਐ । ਤੁਹਾਡੇ ਹੱਥੋ” ਜਾਂਦੀ ਰਹੀ ਤਾਂ ਫੇਰ ਮੈ ਕਿਰਦੀ ਧੌਣ ਫੜ੍ਹ ? 

ਪਰ ਗੱਲ ਤਾਂ ਸੁਣੋ ਸ਼ਾਹ ਜੀ । ਅਸੀਂ ਤੇਰਾ ਕਰਜਾ ਲੈ ਕੇ ਕਿਤੇ ਭੱਜ ਤਾਂ ਨਹੀਂ ਚੱਲੋ । ਆਖ ਤਾਂ ਰਹੇ ਆਂ 
ਪਈ ਫਸਲ ਵਢਦਿਆਂ ਹੀ... 

ਤਾਂ ਫੇਰ ਐ ਕਰੋ ਫ਼ਸਲ ਵੱਢ ਕੇ ਮੇਰੇ ਘਰੇ ਪੁੱਜਦੀ ਕਰ ਦਿਓ । ਤੁਹਾਂਡਾ ਹਿਸਾਬ, ਕਿਤਾਬ ਕਰ ` ਬਾਕੀ 
ਜੋ ਬਚੂ ਤੁਹਾਨੂੰ ਦੇ ਦੇਉ'ਗਾ । ਮੈ: ਕਿਸੇ ਝਗੜੇ-ਝੇੜੇ 'ਚ ਨਹੀਂ' ਪੈਣਾ । 

ਨਹੀ” ਲਾਲਾ, ਫ਼ਸਲ ਪਹਿਲੋਂ ਸਾਡੇ ਜਾਊਗੀ । ਖੇਤ ਸਾਡਾ ਐ । ਤੇਰਾ ਜੋ ਲੈਣ-ਦੇਣ ਐ, ਉਹ ਸਾਡੇ ਨਾਲ 
ਆ ਕੋ ਕਰ ਲਈ” । 

ਗੱਲ ਹੋਈ ਨਾ ! ਜਮੀਨ ਸਵਾਰੀਏ ਅਸੀਂ, ਪਾਣੀ ਦੇਈਏ ਅਸੀ', ਬੀ ਪਾਈਏ ਅਸੀਂ, ਗੁੜ-ਗੁਤਾਈ ਕਰੀਫ਼ੇ 
ਤਾਂ ਅਸੀ, ਤੇ ਫਸਲ ਠਾਕਰ ਸ੍ਰਾਬ ਦੇ ਘਰ ਜਾਉਗੀ ! 

ਤ੍ਰੰ ਢਕੀ ਰਹੁ, ਫਸਲ ਨਾ' ਜਾਣ ਦਾ 'ਰਾਦਾ ਤਾਂ ਨਹੀ” ਤੇਰਾ ? 


/ 


(ਰਮਚੰਨਾ ਡਰ ਨਾਲ ਕੌਬਦਿਆਂ ਬਸੈਤੀ ਨੂੰ ਰੋਕਣ ਦੀ ਕੌਸ਼ਿਸ਼ ਕਰਦ' ਹੈ, ਪਰ ਬਸੈਡੀ 
ਉਹਦਾ ਹੱਥ ਝਟਕ ਕੇ ਅੱਗੇ ਵਧਦੀ ਹੈ) 
ਮੇਰਾ ਨਾਉ” ਬਸੈਤੀ ਐ ਠਾਕਰਾ । ਟਿਹ ਦਾਤੀ ਦੇਖੀ ਐ ਤਿੱਖੇ ਦੋਦਿਆਂ ਆਲੀ ? ਕੋਈ ਮੈਨੂੰ ਹੱਥ ਲਾ ਕੇ ਤਾਂ 
ਦੇਖੇ । 
(ਅਚਾਨਕ ਲਾਠੀ ਚਲਾ ਕੇ) ਲੈ ਸਹੁਰੀਏ. ਜਬਾਨ ਚਲਾਉ”ਦੀ ਐ” ਕੈਂਚੀ ਆੰਗੂ ! 
ਵੇ, ਮਾਰ ਤੀ ਵੇ... (ਡਿਗ ਪੈਦੀ ਹੈ । ਜੰਗੀ ਪਿਛਾਂਹ ਮੁੜ ਕੇ ਹਾਕ ਮਾਰਦਾ ਹੈ) 


23 


ਰਾ 


ਜੰਗੀ 
ਠਾਕਰ 


ਮਹਾਜਨ : 


ਠਾਕਰ ੧ 


ਸੂਤਰਧਾਰ : 


ਸਮੂਹਗਾਨ: 


ਓਏ ਨੱਠ ਕੇ ਆਈਓ ਓਏ ਹਰੀਏ, ਕਲੁਏ, ਓਏ ਰੱਘੂ ਚਾਚਾ... 

(ਆਪਣੇ ਨਾਲ ਦਿਆਂ ਨੂੰ) ਮਾਰੋਂ, ਮਾਰੋ ਕਮੀਣਾਂ ਨੂੰ । ਸਾਡੇ ਬਰਖਿਲਾਫ਼ ਬਗ਼ਾਵਤ । (ਪੰਡਤ ਰਨਚੰਨੇ ਨੂੰ 
ਤੇ ਠਾਕਰ ਜੰਗੀ ਨੂੰ ਲਾਠੀ ਮਾਰਦਾ ਹੈ । ਢੋਹਵੇ" ਡਿਗ ਪੈਦੇ ਹਨ । ਮਹਾਜਨ ਦੂਰੋ ਆਉਦੇ ਲੋਕਾਂ ਨੂੰ ਦੇਖ 
ਕੇ ਡਰਦਿਆਂ ਠਾਕਰ ਤੇ ਪੰਡਤ ਦਾ ਹੱਥ ਫੜ ਕੇ ਖਿੱਚਦਾ ਹੈ) 

ਨੱਠ ਲਓ ਓਏ...ਉਹ ਆ ਗਏ । 


(ਠਾਕਰ ਆਪਣੀ ਲਾਠੀ ਖੱਬੇ ਹੱਥ ਵਿਚ ਲੈ ਕੇ ਜੇਬ ਵਿਚੋਂ" ਪਿਸਤੌਲ ਕਢ ਲੈਦਾ ਹੈ ਤੇ 
ਜਿਧਰੋਂ' ਲੋਕਾਂ ਆਉਣ ਦਾ ਡੁਰ ਹੈ ਦੇਖ ਕੇ ਲਲਕਾਰਦਾ ਹੈ) 


ਆਓ ਸਾਲਿਓ ਮੇਰਿਓ । ਦੇਖਦਾਂ ਕਿਹੜਾ-ਕਿਹੜਾ ਆਉਦੇ ! (ਥੋਹੜੀ ਦੇਰ ਬਾਅਦ ਜ਼ੋਰ ਨਾਲ ਹੱਸ ਕੇ) 
ਦੇਖਿਆ ਲਾਲਾ, ਨੱਠ ਗਏ ਸਾਰੇ । ਕਿਹਦੀ ਮਜਾਲ _ਐ ਜੋ ਸਾਡੇ ਨਾਲ ਮੁਕਾਬਲਾ ਕਰਨ ਆਏ ? ਹੁਣ ਤ੍ਰੰ 
ਐੱ ਕਰ ਆਪਣੇ ਵਾਢਿਆਂ ਨੂੰ ਲਾ ਕੇ ਫ਼ਸਲ ਵਢਵਾ ਲੈ । ਹਿਸਾਬ-ਕਿਤਾਬ ਫੇਰ ਹੁੰਦਾ ਰਹੂ । 
ਤੇ ਮੈ ? ਮੈ ਜਿਹੜਾ ਤੁਹਾਡੀ ਖ਼ਾਤਰ ਇਨ੍ਹਾਂ ਸ਼ੂਦਰਾਂ ਨਾਲ ਲੜਿਆ ? 
(ਹੱਸ ਕੇ) ਤੇਰੀ ਦੱਛਣਾ ਤੈਨੂੰ ਮਿਲ ਜਾਉਗੀ ਪੰਡਤਾ । ਸਾਡੇ ਹੁੰਦਿਆਂ ਤੈਨੂੰ ਕਿਰੜੀ ਗੱਲ ਦਾ ਡਰ ਐ ? 
ਚੱਲੋ । ੩ 
(ਡਰਦਿਆਂ ਬੇਹੌਸ਼ ਪਏ ਰਮਚੰਨੇ, ਜੰਗੀ ਤੇ ਬਸੰਤੀ ਵਲ ਇਸ਼ਾਰਾ ਕਰਦਾ ਹੈ) ਤੇ ਇਹ ?£ 
ਚਲ੍ਹੋ, ਚਲੋ । ਆਪਾਂ ਹੁਣੇ ਆਂਪਣੇ ਬੰਦੇ ਭੇਜ ਕੇ ਇਨ੍ਹਾਂ ਨੂੰ ਟਿਕਾਣੇ ਲੁਆ ਦਿੰਦੇ ਆਂ । 

(ਤਿੰਨੇ ਜਾਂਦੇ ਹਨ । ਸ਼ਰਤਰਧਾਰ ਅੱਗੇ ਆਉਦਾ ਹੈ) 
ਓਹੀ ਪੁਰਾਣੀ ਕਹਾਣੀ । ਇਹ ਸਭ ਕੁਸ਼ ਰਾਮਰਾਜਪੁਰੁ ਚ ਹੀ ਨਹੀ” ਹੁੰਦਾ । ਚ'ਮਰਾਜਪੁਰ ਚ ਵੀ ਹੁੰਦੇ ਤੇ 
ਦਾਮਰਾਜਪੁਰ ਚ ਵੀ । ਪਰ ਇਸ ਤੋ” ਮਗਰੋ ਜੋ ਰਾਮਰਾਜਪੂਰ ਚ ਹੋਇਆ, ਉਹ ਕਿਤੇ ਨਹੀ ਹੋਇਆ । 
ਹੋਇਆ ਕੀ ਕਿ ਹਰੀਜਨ ਆਏ ਤੇ ਆਪਣੀ ਬਿਰਾਦਰੀ ਦੇ ਤਿੰਨੇ ਫੱਟੜਾਂ ਨੂੰ ਚੁੱਕ ਕੇ ਲੈ ਗਏ । (ਰਮਚੰਨਾ, 
ਜੰਗੀ ਤੋਂ ਬਸੰਤੀ ਪਿਛਾਂਹ ਸਿਰ ਲਟਕਾਈ ਹੱਥ ਝੁਲਾਂਦਿਆਂ ਆਪਣੇ ਪੈਰੀ" ਚਲ ਕੇ ਇਸ ਤਰ੍ਹਾਂ ਜਾਂਦੇ ਹਨ, 
ਜਿਵੇ' ਉਨ੍ਹਾਂ ਨੂੰ ਚੁੱਕ ਕੇ ਲਿਜਾਂਦਾ ਜਾ ਰਿਹਾ ਹੋਵੇ) ਫੱਟੜਾਂ ਦੀ _ਮਰਹੱਮ-ਪੱਟੀ ਹੋਈ । ਠਾਣੇ ਪਰਚਾ 
ਕਰਵਾਣ ਦਾ ਵਿਚਾਰ ਹੋਇਆ । ਤੇ ਇਸ ਕੌਮ ਲਈ ਜੰਗੀ ਨੂੰ ਹੀ ਭੇਜਿਆ ਗਿਆ । ਜੰਗੀ ਚਲਿਆ ਪਰਚਾ 
ਲਿਖਵਾਣ । ਹੁਣ ਇਹ ਸਿਨਮਾ ਤਾਂ ਹੈ ਨਹੀਂ ਪਈ ਜੰਗੀ ਨੂੰ ਪਰੇਚਾ ਲਿਖਵਾਉਣ ਦੇ ਚੱਕਰ `ਵਿਚ ਦਰ- 
ਦਰ ਭਟਕਦਿਆਂ ਦੇਖ਼ ਸਕੀਏ । ਇਸ ਵਾਸਤੇ ਸ਼ੁਣ ਕੇ ਹੀ ਤਸੱਲੀ ਕਰੋ । ਫ਼ਰਜ਼ ਕਰ ਲਓ ਕਿ ਜੰਗੀ 
ਤੁਰਿਆ ਜਾ ਰਿਹਾ ਹੈ । (ਸ੍ਰਤਰਧਾਰ ਮੰਡਲੀ ਨੂੰ ਇਸ਼ਾਰਾ ਕਰਦਾ ਹੈ ਤੇ ਸਮ੍ੂਹ-ਗਾਨ ਵਿਚ ਸ਼ਾਮਲ ਹੋ 
ਜਾਂਦਾ ਹੈ) 


ਚਲ ਭਾਈ ਚਲ, ਚਲ ਭਾਈ ਚਲ 
ਮਹਿੰਗਾ ਤੇਰਾ ਇਕ-ਇਕ ਪਲ 
ਚਲ ਭਾਈ ਚਲ, ਚਲ ਭਾਈ ਚਲ । 
ਅੱਗੇ ਦੇਖ ਭਾਈ ਪਿੱਛੇ ਦੇਖ 

ਖੱਬੇ ਦੇਖ ਭਾਈ ਸੱਜੇ ਦੇਖ 

ਉੱਤੇ ਦੇਖ ਭਾਈ ਥੱਲੋਂ ਦੇਖ 
ਆਪਣੇ ਸਾਰੇ ਪਾਲੇ ਦੇਖ 

ਇਧਰ ਕ੍ਰੱਲੀ ਓਧਰ ਮਹੱਲ 

ਚ ਲਭਾਈ ਚਲ, ਚਲ ਭਾਈਂ ਚਲ 


ਸੂਤਰਧਾਰ : 


ਸੁਤਰਧਾਂਰ : 


ਸਮੂਹਗਾਨ: 


ਸ਼ੂਤਰਧਾਰ : 


ਮਹਿੰਗਾ ਤੇਰਾ ਇਕ-ਇਕ ਪਲ 

ਚਲ ਭਾਈ ਚਲ, ਚਲ ਭਾਈ ਚਲ । 

ਕਟਵਾ ਕੇ ਸਭ ਤੇਰੇ ਖੇਤ 

ਜ਼ਿਮੀਦਾਰ ਲੈ ਗਿਆ ਸਮੇਟ 

ਸੋਚ ਜ਼ਰਾ ਭਈ ਹੁਣ ਤਾਂ ਸੋਚ 

ਕਿਉ” ਤਾਂ ਹੁੰਦਾ ਮਲੀਆਮੇਟ 

ਦੁਸ਼ਮਣ ਤੇਰਾ ਟੋਇਆ ਸਥਲ 

ਚਲ ਭਾਈ ਚਲ, ਚਲ ਭਾਈ ਚਲ 

ਮਹਿੰਗਾ ਤੇਰਾ ਇਕ-ਇਕ ਪਲ 

ਚਲ ਭਾਬੀ ਚਲ, ਚਲ ਭਾਈ ਚਲ । 

ਜੰਗੀ ਨੇ ਠਾਣੇ ਪਹੁੰਚ ਕੇ ਪਰਚਾ ਲਿਖਵਾਉਣ ਦੀ _ਕੌਸ਼ਿਸ਼ ਕੀਤੀ । ਪਰ ਉਸ ਖ਼ਾਲੀ ਜੇਂਬ ਵਾਲੇ ਦਾ ਪਰਚਾ 
ਕੌਣ ਲਿਖਦਾ ? ਪਰਚਾ ਲਿਖਵਾਉਣ ਲਈ ਚਾਹੀਏ ਨੌਟ ਤੇ ਨੌਟ ਜੈਗੀ ਕੌਲ ਕਿਥੇ ? ਫਰੁ ਉਹਨੇ ਸੋਚਿਆਂ 
ਸ਼ਹਿਰ ਚ ਕੋਈ ਬੜੇ ਨਾਉ ਵਾਲਾ ਹਰੀਜਨ ਲੀਡਰ ਰਹਿੰਦੇ, ਉਹਦੇ ਕੌਲ ਜਾਂਦਾ । ਲੀਡਰ ਸਾਹਥ ਅਫ਼ਸਰਾਂ 
ਨੂੰ ਘੂਰਨਗੇ, ਅਫ਼ਸਰ ਜ਼ਿਮੀਦਾਰਾਂ ਨੂੰ ਮਾਰਨਗੇ ਤੇ ਜ਼ਿਮੀਦਾਰ ਫੇਰ ਉਹ ਜ਼ਮੀਨ ਹਰੀਜਨਾਂ ਨੂੰ ਵੰਡ ਦੇਣਗੇ । 
ਪਰ ਲੀਡਰ ਸਾਹਬ ਦੇ ਦਰਬਾਨ ਨੇ ਉਹਨੂੰ ਕੌਠੀ ਅੰਦਰ ਵੜਨ ਹੀ ਨਾ ਢਿੱਤਾ । 


ਲੀਡਰ ਤੈਨੂੰ ਸਮਝਣ ਵੋਟ 

ਅਫ਼ਸਰ ਤੈਨੂੰ ਸਮਝਣ ਨੌਟ 

ਕਿਉ” ਤੇਰੀ ਇਹ ਲੁੱਟ ਖਸੋਟ 

ਬੋਲ ਕੀ ਤੇਰੇ ਵਿਚ ਹੈ ਖੋਟ 

ਕਿਹਦੀ ਕਰਨੀ ਦਾ ਇਹ ਫਲ ? 

ਚਲ ਭਾਈ ਚਲ, ਚਲ ਭਾਈ ਚਲ 

ਮਹਿੰਗਾ ਤੇਰਾ ਇਕ-ਟਿਕ ਪਲ 

ਚਲ ਭਾਈ ਚਲ, ਚਲ ਭਾਈ ਚਲ । “ 

ਰਾਤ ਪੈ ਗਈ ਸੀ । ਪਿੰਡ ਮੁੜਨ ਚ ਖ਼ਤਰਾ ਸੀ । ਏਸ ਲਈ ਜੈਗੀ ਸ਼ਹਿਰ ਚ ਹੀ ਰਹਿ ਗਿਆ । ਮੱਜੂੰਰੀ 
ਕਰਨ ਲੱਗਾ । ਓਥੇ ਉਹਨੂੰ ਜੱਥੇਬੋਦ ਹੋਏ ਸੂਝਵਾਨ ਮਜ਼ਦੂਰ ਸਾਥੀ ਮਿਲੇ । ਜੰਗੀ ਨੌ _ਆਧਣਾ ਮਸਲ੍ਹਾ 
ਉਹਨਾਂ ਅੱਗੇ ਰਖਿਆ ਤਾਂ ਉਹ ਕਹਿਣ ਲੱਗੇ ; 

ਪੜ੍ਹ ਕੇ ਦੇਖ ਭਾਈ ਸੁਣ ਕੇ ਸੋਚ 

ਸੁਣ ਕੇ ਦੇਖ ਭਾਈ ਸੁਣ ਕੇ ਸੋਚ 

ਕਿਥੇ ਗੜਬੜ ਖੜ ਕੋ ਸੌਚ ( 

ਕੀ ਕਰਨਾਂ ਹੈ ਜੰਮ ਕੇ ਸੌਚ 

ਹੋਣੀ ਫੇਰ ਸਮੱਸਿਆ ਹੱਲ 

ਚਲ ਭਾਈ ਚਲ, ਚਲ ਭਾਂਈ ਚੱਲ 

ਮਹਿੰਗਾ ਡੇਰਾ ਇਕ-ਇਕ ਪੰਲੋਂ 

ਚਲ ਭਾਈ ਚਲ, ਚਲ ਭਾਂਈ ਚਲ । 

ਤੇ ਫੇਰ ਭੈਣੋ ਵਰਾਵੌ । ਜੰਗੀ ਨੇ ਸੱਭ ਕ੍ਰੱਝ ਸ਼ੁਣਿਆਂ, ਸੌਚਿਆ ਤੇ ਸਮਝਿਆ ਤੇ ਜੰਗੀ ਦੇ ਸਾਥੀਆਂ ਨੈਂ 


ਸੋਮੂਹਗਾਨ: 


ਸ਼ੁਤਰਧਾਰ : 


ਸੁਤਰਧਾਰ : 


ਇਹ ਨੂੰ ਦੱਸਿਆ : 


ਕੌਣ ਹੈ ਜ਼ੁਲਮੀ ਕੀਹਦਾ ਰਾਜ਼ 
ਪੁਲਸ-ਕਚਿਹਰੀ ਕੀਹਦਾ ਸਾਜ 
ਰਲ ਕੇ ਸਾਰੇ ਖੜ੍ਹੇ ਪਾਜ 

ਸੁਣੋ ਸੁਣੋ ਭਾਈ ਇਹ ਆਵਾਜ਼ -- 
'ਜੀਣਾ ਹੈ ਤਾਂ ਰਾਜ ਬਦਲ ।' 

ਚਲ ਭਾਈ ਚਲ, ਚਲ ਭਾਈ ਚਲ 
ਮਹਿੰਗਾ ਤੇਰਾ ਇਕ-ਇਕ ਪਲ 
ਚਲ ਭਾਈ ਚਲ, ਚਲ ਭਾਈ ਚਲ । 


(ਜੰਗੀ ਮੱਥੇ ਉੱਤੇ ਪੱਟੀ ਬਨ੍ਹੀ ਤੇ ਹੱਥ ਵਿਚ ਲਾਠੀ ਲਈ ਆਉਦਾ ਨਜ਼ਰ ਆਉਦਾ 

ਹੈ) 
ਤੇ ਇਹ ਜੰਗੀ ਆਪਣੇ ਪਿੰਡ ਮ਼ੁੜ ਆਇਆ । ਆ ਕੇ ਇਹ ਰਾਮਰਾਜਪੁਰ ਦੇ ਹਗੀਜਨਾਂ ਨੂੰ ਕਹਿਣ ਲੱਗ' - 

(ਸ਼ੂਤਰਧਾਰ ਪਾਸੇ ਹੋ ਜਾਂਦਾ ਹੈ । ਜੰਗੀ ਅੱਗੇ ਆਉਦਾ ਹੈ ।) 
ਗੱਲ ਇਹ ਆ ਪਈ_ ਸਾਡੇ ਨਾਲ _ ਐ' ਕਿਉ' ਹੁੰਦੈ ? ਕੀ ਗੱਲ ਐ ਪਈ ਉਹ ਸਿਰ ਚੁੱਕ ਕੇ ਤੁਰਦੇ ਐਂ ਤੇ 
ਅਸੀਂ ਸਿਰ ਨੀਵਾਂ ਕਰ ਕੇ ? ਉਹ ਹੁਕਮ ਦਿੰਦੇ ਆ ਤੋਂ ਅਸੀਂ ਹੁਕਮ ਮੰਨਦੇ ਆਂ । ਉਹ ਸਾਨੂੰ ਗਾਹਲਾਂ 
ਕਢਦੇ ਆ ਤੇ ਅਸੀ” ਗਾਹਲਾਂ ਖਾਈ ਜ਼ਾਂਦੇ ਹਾਂ । ਉਹ ਸਾਨੂੰ ਮਾਰਦੇ ਨੇ ਤੇ ਅਸੀ ਕ੍ਰੱਟ ਖਾਈ ਜਾਂਦੇ ਆਂ । 
ਕਿਊ” ਹੁੰਦੈ ਇਹ ਸਭ ਕੁਸ਼ ? ਅਸੀ ਦਾਣੇ ਪੈਦਾ ਕਰਦੇ ਆਂ ਤੇ ਉਹ ਅਰਾਮ ਨਾ' ਬੈਠੇ ਖਾਈ 
ਜਾਂਦੇ ਆ । ਅਸੀ ਸਫਾਈ ਕਰਦੇ ਆਂ ਤੇ ਉਹ ਗੈਦਗੀ ਫੈਲਉ ਦੇ ਆ । ਅਸੀਂ ਜੁੱਤੀਆਂ ਬਣਾਉਂਦੇ 
ਆਂ, ਅਸੀਂ ਕਪੜੇ ਬੁਣਦੇ ਆਂ ਤੇ ਉਹ ਮਜ਼ੇ ਨਾਲ ਪਾਈ ਫਿਰਦੇ ਆ । ਅਸੀ ਕੋਠੇ ਛੱਤਦੇ ਆਂ 
ਤੇ ਉਹ ਇਨ੍ਹਾਂ ਚ ਸ਼ਾਨ ਨਾਲ ਰਹਿੰਦੇ ਨੇ । ਤੋਂ `ਤਾਂ ਵੀ ਸਾਨੂੰ ਨੀਚ ਕਹਿੰਦੇ ਨੇ ਤੋਂ ਆਪਣੇ ਆਪ 
ਨੂੰ ਉੱਚੇ-ਸ੍ਰੱਚੇ । ਐੱ' ,ਕਿਉ” ਹੁੰਦਾ ਹੈ ? ਸਾਨੂੰ ਦੱਸਦੇ ਆ ਪਈ ਇਹ ਤਾਂ ਕਰਮਾਂ ਦੀ ਖੇਡ ਐ, ਨੀਲੀ 
ਛੱਤਰੀ ਵਾਲੇ ਦੀ ਲੀਲਾ ਐ ਸਾਰੀ । ਪਰ ਮੰਨ ਲਓ ਸਾਡੇ ਕੌਲ ਵੀ ਸੌ-ਪੰਜਾਹ ਕੀਲੋ ਜ਼ਮੀਨ ਹੁੰਦੀ ? ਤਾਂ 
ਫੇਰ ਕਿਸੇ ਨੇ ਸਾਨੂੰ ਨੀਚ-ਕਮੀਣ ਕਹਿਣਾ ਸੀ ? ਐਸਲ ਗੱਲ ਇਹ ਆ ਪਈ ਜੀਹਦੇ ਕੋਲ ਮਿੱਟੀ ਦੀਆਂ 
ਦੋ ਮੁੱਠਾਂ ਉਹ ਉੱਚਾ, ਜੀਹਦੇ ਕੌਲ ਚਾਰ ਉਹ ਜਾਦੇ ਉੱਚਾ । ਸਰਕਾਰ ਵਾਅਦੇ ਕਰਦੀ ਹੈ ਪਈ ਸਾਡੀ 
ਹਾਲਤ ਸੁਧਾਰਨ ਲਈਂ ਸਾਨੂੰ ਜ਼ਮੀਨਾਂ ਦਉਗੀ । ਪਰ ਇਹ ਵਾਅਦੇ ਕਦੇ' ਪੂਰੇ ਹੋਏ ਆ ? ਤੇ ਵੱਟਾਂ 
ਬਟੋਰਨ ਲਈ ਪਿਛਲੀ ਵਾਰੀ ਜੌ ਬੋਜਰ ਜ਼ਮੀਨ ਸਾਨੂੰ ਿੱਤੀ, ਉਹ ਅਗਲਿਆਂ ਨੇ ਤੇਰ ਖੋਹ ਲਟੀ । ਐੱ 
ਕਿਉ ਹੁੰਦੈ ਸਾਡੇ ਨਾਲ ? (ਰਤਾ ਰੁਕ ਕੇ) ਉਹ ਏਸ ਲਈ ਪਈ ਅਸੀ' ਜੱਤੇਤੋਦ ਨਹੀਂ ਆਂ, ਅਸੀਂ 'ਕੱਠ 
ਨਹੀਂ ਬੰਨ੍ਹਿਆ । ਏਸ ਲਈ ਪਈ ਕਰਮਾਂ ਤੇ ਰੱਬ ਦੇ ਨਾਉ” 'ਤੇ ਅਸੀ” ਸਭ ਕ੍ਰਸ਼ ਸਹਾਰੀ ਜਾਂਦੇ ਆਂ । ਹੋਣਾ 
ਤਾਂ ਇਹ ਚਾਹੀਦੇ ਪਈ ਅਸੀਂ ਇਨਸਾਨਾਂ ਦੀ ਜ਼ਿੰਦਗੀ ਜੀਵਣ ਲਈ ਲੜੀਣੇ, ਕੱਠ ਬੇਨ੍ਹ ਕੇ ਉਨ੍ਹਾਂ ਦਾ 
ਟਾਕਰਾ ਕਰੀਏ । (ਰਤਾ ਠਹਿਰ ਕੇ) ਹਾਂ, ਠੀਕ ਐ, ਅਸੀਂ ਟਾਕਰਾ ਕਰਦੇ ਆਂ ਤੇ ਫੇਹ ਸਾਨੂੰ ਹੋਰ ਦਬਾਉਣ 
ਦੇ ਗੋਲੇ ਕਰਦੇ ਨੇ । ਪਰ ਦਾਬੇ ਦਾ ਜਵਾਬ ਕੀ ਐ ? ਜੱਕੇਕੈਦੀ । ਤੋਂ ਸੰ ਪਰਸ਼ । 

(ਮੰਢਲੀ ਤਾਲੀਆਂ ਵਜਾਉੱਦੀ ਹੈ । ਜੰਗੀ ਮੰਡਲੀ ਵਿਚ ਸ਼ਾਮਲ ਹੋ ਜਾਂਦਾ ਹੈ । ਸੂਤਰਧਾਰ 

ਸਾਹਮਣੇ ਆਉਦਾ ਹੈ) 
ਪਰ ਮਾਲਕ ਲੋਕ ਭਾਵੇ ਉਹ ਖੇਤਾਂ ਦੇ ਹੋਣ ਭਾਵੇ“ ਕਾਰਖ਼ਾਨਿਆਂ ਦੇ, ਪਿੰਤਾਂ ਦੇ ਹੋਣ ਭਾਵੇ" ਸ਼ਹਿਰਾਂ ਦੇ 


ਲੋਕਾਂ ਦੀ ਜੱਥੇਬੰਦੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ । ਦੇਖ਼ੋ, ਰਾਮਰਾਜਪੁਰ ਚ ਕੀ ਹੋ ਰਿਹੈ ? 
(ਸੂਤਰਧਾਰ ਲਾਂਭੇ ਹੋ ਜਾਂਦਾ ਹੈ । ਠਾਕਰ ਲਾਠੀ ਤੇ ਟਾਰਚ ਸਮੇਤ ਚੌਰਾਂ ਵਾਂਗ ਪੱਥਾਂ ਭਾਰ 
ਆਉਦਾ ਹੈ । ਸਿੱਧਾ ਖੜ੍ਹੋ ਕੋ ਇਧੁਰ-ਓਧਰ ਦੇਖਦਾ ਹੈ ਤੇ ਪਿੱਛੇ ਵਾਲਿਆਂ ਨੂੰ ਅੱਗੇ ਆਉਣ 
ਦਾ ਇਸ਼ਾਰਾ ਕਰਦਾ ਹੈ । ਪੰਡਤ ਤੇ ਮਹਾਜਨ ਮਿੱਟੀ ਦੇ ਤੇਲ ਦੀਆਂ ਪੀਪੀਆਂ ਚੁੱਕੀ ਆਉਦੇ 
ਹਨ ਤੇ ਪੀਪੀਆਂ ਠਾਕਰ ਕੌਲ ਰਖ ਦਿੰਦੇ ਹਨ) 

ਲਓ ਠਾਕਰ ਸਾਹਬ, ਤੁਹਾਡੇ ਹਵਨ ਦੀ ਸਮੱਗਰੀ ਦਾ ਇੰਤਜਾਮ ਅਸੀਂ ਕਰ ਦਿੱਤੈ । ਅੰਗੇ ਤੁਸੀ ਜਾਣੋ । 

ਚਾਰ ਕਨੁੱਸਤਰ ਬਹੁਤੇ ਨੇ ਨਾਂ ? 

ਬਥੇਰੇ ਆ । ਆਪਣੇ ਸਾਰੇ ਥੌਦੇ ਮੋਰਚਿਆਂ 'ਚ ਤੋਨਾਤ ਆ ? 

ਇਹ ਤਾਂ ਪੰਡਤ ਜਾਣੇਂ । 

ਚਿੰਤਾ ਨਾ ਕਰੋ । ਤੇਰੇ ਲਠੰਤਾਂ ਨਾਲ ਮੈ ਆਪਣੇ ਮੁੰਡੇ ਲਾ 'ਤੇ ਆ । ਇਕ ਵੀ ਸੁੱਕਾ ਨਾ ਜਾਉ । 

ਸੋਤਾ ਪੈ ਗਿਆ ? 

ਸਾਰਾ ਵਿਹੜਾ ਸੁੱਤਾ ਪਿਐ । ਬੜਾ ਸ਼ੁਭ ਮਹੂਰਤ ਐਂ । 

ਤਾਂ ਤੁਸੀ ਹਵਨ ਕਰਾਓ । ਮਾਚੇਸ ਐ ? 

ਰਾਮ, ਰਾਮ, ਏਨਾ ਵੱਡਾ ਯੱਗ ਹੋਵੇ" ਤੇ ਮੈ ਮਾਚਿਸ ਭੁੱਲ ਜਾਵਾਂ ? (ਨਿੱਕਰ ਦੀ ਜੇਬ ਵਿੱਤੋਂ ਤੀਲਾਂ ਦੀ ਡੱਬੀ 

ਕਢ ਕੇ) ਐਹ ਲਓ । (ਮਹਾਜਨ ਨੂੰ) ਲੈ, ਚੁੱਕ ਲਾਲਾ । ਤ੍ਰੰ ਸਮੱਗ੍ਰੀ ਪਾ, ਮੈ” ਮੰਤਰ ਪੜ੍ਹਦਾਂ । 
(ਮਹਾਜਨ ਤੋਲ ਦੀ ਪੀਪੀ ਚੁੱਕ ਕੇ ਘਰਾਂ ਉਤੇ ਛਿੰਡਕਣ ਦਾ ਅਭਿਨਯ ਕਰਦਾ ਹੈ । ਠਾਕਰ 

੧ ਪਿਸਤੌਲ ਕਢ ਕੇ ਖੜ੍ਹਾ ਹੋ ਜਾਂਦਾ ਹੈ । ਪੰਡਤ 0 ਕੇ ਅੱਗ ਲਾਉ“ਦਿਆਂ 
ਮੰਤਰ ਪੜ੍ਹਦਾ ਹੈ) 


(ਪਹਿਲੀ ਤੀਲੀ ਬਾਲ ਕੇ) ਓਮ ਜਨਤਾ ਜਨਤਾ ਜਨਤਾ, ਜਨਤਾ ਕੇਂ ਨਾਮ ਪਰ ਸਵਾਹਾ । (ਦੂਜੀ ਤੀਲੀ 
ਬਾਲ ਕੇ) ਓਮ ਗਾਂਧੀ ਗਾਂਧੀ ਗਾਂਧੀ ਕੇ ਨਾਮ ਪਰ ਸਵਾਹਾ । (ਤੀਸਰੀ ਤੀਲੀ ਬਾਲ ਕੇ) ਓਮ ਦੋਸ਼ ਦੇਸ਼ 
ਦੇਸ਼ ਕੇ ਨਾਮ ਪਰ ਸਵਾਹਾ । (ਜ਼ੌਥੀ ਤੀਲੀ ਬਾਲ ਕੇ) ਓਮ ਧਰਮ ਧਰਮ ਪਰਮ ਕੇ ਨਾਮ ਪਰ ਸਵਾਹਾ । 

(ਜਿਵੇ ਸਾਹਮਣੇ ਬਲਦੀ ਅੱਗ ਦੀ ਲੂ ਤੌਂ ਬਕ ਰਿਹਾ ਹੋਵੇ) ਲਗ ਗਈ ਪੰਡਤਾ, ਲਗ ਗਈ, ਨੱਠੋ ਨਹੀਂ” ਤਾਂ 
ਫੜੇ ਜਾਵਾਂਗੇ । ਤੇ 
ਡਰ ਨਾ ਲਾਲਾ ਨੱਠਣਗੇ ਉਹ, ਅਸੀਂ ਨਹੀਂ” । ਅੱਜ ਉਨ੍ਹਾਂ ਨੂੰ ਚੌਗੀ ਤਰ੍ਹਾਂ ਦੱਸ ਦੇਣੈ ਪਈ 'ਸਾਡੇ ਖ਼ਿਲਾਫ਼ 


. ਪਾਰਟੀ ਬੈਨ੍ਹਣ ਨਾਲ ਕੀ ਹੁੰਦੈ । 


(ਪੰਜਵੀ ਤੀਲੀ ਬਾਲ ਕੇ) ਓਮ ਗਰੀਬੀ ਹਣਾਓ ਕੌ ਨਾਮ ਪਰ ਸਵਾਹਾ ਓਮ ਸਮਾਜਵਾਦ ਲਾਓ ਕੇ ਨਾਮ 
ਪਰ ਸਵਾਹਾ । ਓਮ ਸ਼ਾਂਤੀ ਸ਼ਾਂਤੀ ਸਾਂਤੀ ਕੇ ਨਾਮੇ ਪਰ ਸਵਾਹਾਂ । 

(ਠਾਕਰ ਨੂੰ) ਓਏ, ਮਾਰ-ਮਾਰ _ਠਾਕਰਾ, ਸਾਲੇ ਨੱਠਦੋ ਜਾਂਦੇ ਐ । (ਠਾਕਰ ਪਿਸਤੌਲ ਨਾਲ ਨਿਸ਼ਾਨਾ 
ਵਿੰਨ੍ਹਦਾ ਹੈ) ਔਹ ਨਿਕਲਿਆ ਜੰਗੀ । ਜੈਗੀ ਨੱਠ ਗਿਆ, ਠਾਕਰ, ਮਾਰ । ਬਚ ਗਿਆ, ਬਚ ਗਿਆ ਠਾਕਰਾ । 
ਬਸੰਤਾਂ ਔਹ ਗਈ । (ਠਾਕਰ ਗੌਲੀ ਚਲਾਉ'ਦਾ ਹੈ) 

ਇਹ ਤਾਂ ਗਈ । ਰਮਚੌਨਾ ਸ਼ੈਤ ਅੰਦਰ ਹੀ ਸੜ ਗਿਆ । 

ਪ੍ਰ ਜੋਗੀ ਤਾਂ ਨਠੁ ਗਿਆ । 

ਇਕ ਬਚ ਗਿਆ ? ਕੋਈ ਗੱਲ ਨਹੀਂ । ਬਾਕੀ ਤਾਂ ਮਾਰੇ ਗਏ ? ਯੱਗ ਸੰਪੂਰਣ ਹੋਇਆ । ਹੁਣ ਕੋਈ ਸਾਲਾ 
ਸਿਰ ਚੁੱਕਣ ਦੀ ਹਿੰਮਤ ਨਹੀਂ ਕਰੂਗਾ । 


: ਪਰ ਹੁਣ ਚੱਲੋ ਇਥੋਂ' । ਹਾਲੇ ਤਕ ਆਪਣੇ ਖ਼ਾਜ ਬੰਦਿਆਂ ਨੂੰ ਵੀ ਇਹ ਪੜਾ ਨਹੀਂ ਪਈ ਇਹ ਕੰਮ ਕੀਹਨੇ 


ਕੀਤੇ । 


25 


ਭਾਕਰ _: _ਚਲੋਂ, ਪਰ ਪੰਡਤਾ, ਉਸ ਕਾਲੇ ਸੱਪ ਨੂੰ ਲੱਭੋ, ਉਹਦਾ ਜੀਉ'ਦਿਆਂ ਰਹਿਣਾ ਠੀਕ ਨਹੀਂ । 
ਪੰਡਤ _: _ਫ਼ਿਕਰ ਮਤ ਕਰੋਂ । ਚਾਰੋ' ਤਰਫ਼ ਆਦਮੀ ਮੌਜ਼ੂ ਦ ਹੈ । ਬਚ ਕਰ ਕਿਥੇ ਜਾਏਗਾ ? ਚਲੋ । 
(ਤਿੰਨੇ ਚਲੇ ਜਾਂਦੇ ਹਨ । ਸ੍ਰਤਰਧਾਰ ਅੱਗੇ ਆਗੇ ਆਉਦਾ ਹੈ) 

`_ ਸੂਤਰਧਾਰ : _(ਥੋਹੜੀ ਦੇਰ ਸਿਰ ਨਿੰਵਾਈ ਚੱਪਚਾਪ ਅਫ਼ਸੋਸ ਵਿਚ ਖੜ੍ਹੇ ਰਹਿਣ ਪਿੱਛੋਂ ਹੌਲੀ-ਹੌਲੀ ਸਿਰ ਚੁੱਕ ਕੇ ਗੰਭੀਰ 
ਸੁਰ ਵਿਚ) ਇਹਨੂੰ ਕਹਿੰਦੇ ਨੇ ਹਰੀਜਨ-ਦੇਹਨ । ਤੇ ਇਹ ਰਾਮਰਾਜਪੁਰ ਚ ਹੀ ਨਹੀਂ ਹੁੰਦਾ, ਚਾਮਰਾਜਪੁਰ 
ਚ ਵੀ ਹੁੰਦੈ ਤੇ ਦਾਮਰਾਜਪੁਰ 'ਚ ਵੀ । ਜੰਗੀ ਐਸ ਹੱਲੇ ਤੋਂ ਬਚ ਗਿਆ । ਤੇ ਜੋਗੀ ਕਦੇ ਮਰ ਵੀ ਨਹੀਂ 
ਸਕਦਾ । ਕਿਉਕਿ ਜੰਗੀ ਕੋਈ ਇਕੱਲਾ ਜਣਾ ਨਹੀ', ਪੂਰੀ ਇਕ ਜਮਾਤ _ਐ । ਜਣੇ ਮਰ ਸਕਦੇ ਐ, ' 
ਪਰ ਜਮਾਤ ਨੂੰ ਐੱ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾ _ਸੇਕਦਾ । ਤੇ ਏਸ ਉਭਰ ਰਹੀ ਜਮਾਤ ਨੂੰ ਤਾਂ 
ਹਰਗਿਜ਼ ਹੀ ਨਹੀਂ” । ਜੌ ਗ਼ਰਕ ਰਹੇ ਪੂੰਜੀਵਾਦੀ ਤੇ ਜ਼ਿਮੀਦਾਰ ਜਮਾਂਤ ਨੂੰ ਆਖਰੀ ਧੱਕਾ ਦੇਣ ਲਈ ਘੋਲ 
,ਚ ਕ੍ਰੱਦ ਪਿਐ । ਪਰ_ਭੰਣੋ:ਤੇ ਭਰਾਵੋ, ਮੈ ਤੁਹਾਥੋ' ਇੱਕੋ ਸਵਾਲ ਪੁੱਛਦਾਂ ਪਈ ਹਰੀਜਨ-ਦਹਨ ਦਾ ਇਹ 
ਨਾਟਕ ਤਰਸੀ ਆਖ਼ਰ ਕਦੋਂ'ਤਕ ਦੇਖਦੇ ਸੁਣਦੇ ਰਹੌਗੇ ? ਕੀ ਤੁਹਾਡਾ ਇਹ ਫ਼ਰਜ਼ ਨਹੀਂ ਬਣਦਾ ਪਈ 
ਇਸ ਨਿਆਂ ਤੇ ਅਨਿਆਂ ਦੀ ਟੱਕਰ ਵਿਚ ਤੁਸੀਂ ਨਿਆਂ ਵਾਲੇ ਪਾਂਸੇ ਦੀ ਧਿਰ ਬਣ ਕੇ ਲੜਨ ਲਈ 


੭ -੩੨੩੬ 3 ੧ 


ਉਠੋ ? ਇਹ ਸਵਾਲ ਮੈ” ਤੁਹਾਡੇ ਕੋਲੋਂ' ਪੁੱਛਦਾ । ਤੁਹਾਡੇ ਕੌਲੋ ਵੀ । ਤੇ ਤੁਹਾਡੇ ਕੋਲੋ" ਵੀ । 


[ਅਨੁ: ਅਮਰਜੀਤ ਚੈਦਨ] 


ਸ਼ਹੀਦ ਭਗੜ ਸਿੰਘ ਦਾ ਫਾਂਸੀ ਦੇ ਤਖ਼ਤੇ ਤੋਂ ਲਿਖਿਆ ਲੋਖ 


ਮੈਂ ਨਾਸਤਕ ਕਿਉ' ? 


#ਕ 
ਮੁੱਲ - 1 ਰੁਪਿਆ 


<< ==== << 


ਬਲਰਾਂਜ ਸਾਂਹਨੀ ਯਾਦਗਾਰ ਪ੍ਰਕਾਂਤਨ 
੦੫ ੦੫ 
ਬੇੜੀਆਂ ਤੇ ਬਾਦਬਾਨ 
ਪੰਦਰਾਂ ਪ੍ਰਮੁਖ ਨੌਜਵਾਨ ਪੀੜ੍ਹੀ ਦੇ ਵੀਆਂ ਦਾ ਸੰਗ੍ਰਹਿ ਜਿਸ ਨੂੰ ਪਰਮਿੰਦਰਜੀਤ ਅਤੇ ਸ਼ਹਰਯਾਰ ਨੇ 
ਸੰਪਾਦਤ ਕੀਤਾ ।_ਇਸ ਨੂੰ ਪੰਜਾਬੀ ਕਵਿਤਾ ਦਾ ਮੀਲ ਪੱਥਰ ਕਿਹਾ ਜਾ ਸਕਦਾ ਹੈ । 
ਸਫ਼ੇ 96 - ਮੁੱਲ 3 ਰੁਪਏ 


_ ਪ੍ਰੇਮਚੇਦ : ਲੇਠ ਸਭਿਆਚਾਰ ਦੀ ਵਿਰਾਸਤ 
ਚਮਨ ਲਾਲ 


ਜੱਦ ਅਸੀਂ ਕਿਸੇ ਵੀ ਮਹਾਮ ਵਿਚਾਰਕ ਜਾਂ ਕਲਾਕਾਰਾ ਨੂੰ _ਯਾਦ ਕਰਦੇ ਹਾਂ, ਸਤਿਕਾਰਦੇ ਹਾਂ ਤਾਂ ਉਸਦੇ 
ਵਿਚਾਰਾਂ ਤੋਂ ਕਲਾ ਨੂੰ ਇਤਿਹਸਕ ਤੇ ਸਮਕਾਲੀ ਪ੍ਰਸੰਗ ਵਿਚ ਉਸਦਾ ਮੁੱਲ ਅੰਕਣ ਕਰ ਕੇ ਹੀ ਉਸਦਾ ਸੱਚਾ ਸਤਿਕਾਰ ਕਰਦੇ 
ਹਾਂ । ਪ੍ਰੌਮਚੈਦ ਦਾ ਸੱਚਾ ਸਤਿਕਾਰ ਵੀ ਆਲੌਚਨਾਤਮਕ ਤਰੀਕੇ ਨਾਲ ਉਨ੍ਹਾਂ ਦੀਆਂ ਰਚਨਾਵਾਂ ਦੇ ਅਧਿਐਨ ਰਾਹੀ”, 
ਉਨ੍ਹਾਂ ਦੇ ਗ਼ਲਤ ਵਿਚਾਰਾਂ ਨੂੰ ਰੱਦ ਕਰਕੇ ਤੇ ਉਨ੍ਹਾਂ ਦੀ ਸਮਾਜੀ ਹਕੀਕਤ ਨੂੰ ਯਥਾਰਥ ਰੂਪ ਵਿਚ ਪੇਸ਼ ਕਰਨ ਦੀ ਉਨ੍ਹਾਂ 
ਦੀ ਯੋਗਤਾ ਤੇ ਸ਼ਕਤੀ ਨੂੰ ਸਲਾਹੁਦਿਆਂ ਤੇ _ਉਸ ਤੋ ਸਿੱਖਦਿਆ ਹੀ_ਤੀਤਾ ਜਾ ਸਕਦਾ ਹੈ । ਪ੍ਰੇਮਚੰਦ ਹਮੇਸ਼ਾ ਵਿਕਾਸ 
ਕਰਦੇ ਰਹੇਂ ਤੇ ਆਪਣੇ ਭਰਮਾਂ ਨੂੰ ਤਿਆਗ ਕੇ ਯਥਾਰਥ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਫਿਰ ਵੀ ਉਨ੍ਹਾਂ ਦੇ ਸਭ 
ਤੋ' ਮਹੱਵਪੂਰਣ ਆਖਰੀ ਲੇਖ, 'ਸਾਹਿਤਕਾਰ ਦਾ ਉਦੇਸ਼' ਜੌ ਉਨ੍ਹਾਂ ਲਖਨਊ ਵਿਚ 1936 ਵਿਚ ਪਹਿਲੇ _ ਪ੍ਰਗਤੀਸ਼ੀਲ 
ਲੇਖਕ ਸੰਘ ਦੀ ਪ੍ਰਧਾਨਗੀ ਕਰਦਿਆਂ ਪੜ੍ਹਿਆ ਸੀ, ਵਿਚ ਵੀ ਅਜਿਹੀਆਂ _ਧਾਰਣਾਵਾਂ ਦੇਖੀਆਂ ਜਾ ਸਕਦੀਆਂ ਹਨ, ਜੋ 
ਉਨ੍ਹਾਂ ਦੇ ਭਰਮਾਂ ਨੂੰ ਉਘਾੜਦੀਆਂ ਹਨ । ਮਿਸਾਲ ਦੇ ਤੌਰ ਤੇ ਉਨ੍ਹਾਂ ਦਾ ਇਹ ਕਹਿਣਾ ਕਿ 'ਸ਼ਾਹਿਤਕਾਰ` ਸੁਭਾ ਪੱਖੋ" ਹੀ 
ਪ੍ਰਗਤੀਸ਼ੀਲ ਹੁੰਦਾ ਹੈ' ਆਦਰਸ਼ਵਾਦੀ ਭਰਮ ਦਾ ਹੀ_ਸਿੱਟ ਹੈ.। ਸੂਭਾਂ ਪੱਖੋ ਲੇਖਕ ਤਾਂ _ਕੀ, ਕੋਈ ਵੀ ਆਦਮੀ ਨਾ 
ਪ੍ਰਗਤੀਸ਼ੀਲ ਹੁੰਦਾ ਹੈ ਨਾ ਪ੍ਰਤੀਕ੍ਰਿਆਵਾਦੀ ।ਉਸ ਦੀ ਜ਼ਿੰਦਗੀ ਵਿਚ ਚੇਤੰਨ _ਕ੍ਰਿਆ ਹੀ ਉਸ ਨੂੰ ਪ੍ਰਗਤੀਸ਼ੀਲ ਜਾਂ 
ਪ੍ਰਤਿਕ੍ਰਿਆਵਾਦੀ ਬਣਾਉਈ ਹੈ । ਏਥੋ“ ਤੱਕ ਕਿ ਸਮਾਜ ਦੀ ਸਭ ਤੋ ਵੱਧ ਇਨਕਲਾਬੀ ਜਮਾਤ, ਮਜ਼ਦੂਰ ਜਮਾਂਤ ਵੀ 
ਸੁਭਾ ਪੱਖੋ” ਪ੍ਰਗਤੀਸ਼ੀਲ ਨਹੀਂ, ਸਗੋ" ਚੇਤੰਨ ਹੋ ਕੇ ਪ੍ਰਗਤੀਸ਼ੀਲ ਹੁੰਦੀ ਹੈ । 
ਬਨਾਰਸ ਨੇੜੇ _ਲਮਹੀ ਨਾਂ ਦੇ ਪਿੰਡ ਵਿਚ 31 ਜੁਲਾਈ 1380 ਨੂੰ ਜਨਮੇ ਪ੍ਰੋਗਰੰਦ ਨੂੰ ਬਚਪਨ ਵਿੱਚ 
ਵਿਦਿਆ ਪ੍ਰਾਪਤੀ ਲਈ ਕਾਫੀ ਸੰਘਰਸ਼ ਕਰਨਾਂ `ਪਿਆ ਸੀ । ਉਸ .ਦੇ ਪਿਤਾ ਰਾਏ ਡਾਕਖਾਨੇ ਵਿੱਚ ਮੁਨਸ਼ੀ ਸਨ। ਮਗਰੋ” 
ਵੀ ਮੰਦ ਹਾਲੀ ਤੇ ਸਵੈ-ਮਾਣ ਦੀ ਰੱਖਿਆ ਲਈ ਉਨ੍ਹਾਂ ਸਾਰੀ ਜ਼ਿੰਦਗੀ ਸੰਘਰਸ਼ ਕੀਤਾ । ਕੌਮੀ ਚੇਤਨਾ ਅਤੇ ਸਵੈ-ਮਾਣ 
ਦੀ ਭਾਵਨਾ ਤੋਂ ਸ਼ੁਰੂ ਕਰਕੇ ਪ੍ਰੋਮਚੰਦ ਨੇ ਸਮਾਜ ਨੂੰ ਖਾਸ ਕਰਕੇ ਪੇਂਡ੍ਰ_ਸਮਾਜ_ ਅਤੇ ਕਿਰਸਾਣੀ ਦੀ _ਗਲਤ ਨੂੰ ਉਸਦੇ 
ਬਹੁਪੱਖੀ ਰੂਪਾਂ ਵਿਚ ਦੇਖਿਆ ਅਤੇ ਸਮਝਿਆ ਅਤੇ ਆਪਣੇ ਨਾਵਲਾਂ, ਕਹਾਣੀਆਂ ਤੇ ਲੇਖਾਂ ਵਿਚ ਕਿਰਸਾਣੀ ਦੀ ਲੁੱਟ-ਖਤ੍ਰੱਟ 
ਦੀ ਪੂਰੀ ਪ੍ਰਕ੍ਰਿਆ ਨੂੰ ਪੂਰੀ ਕਲਾਤਮਕ ਸ਼ਿੱਦਤ ਨਾਲ ਉਘਾੜਿਆ । 'ਪ੍ਰੋਮਾਸ਼ਰਮ', 'ਕਰਮਭੂਮੀ' ਅਤੇ 'ਗੋਦਾਨ' ਉਸਦੇ 
ਪੇਂਡੂ ਜ਼ਿੰਦਗੀ ਤੇ ਛੋਟੇ ਕਿਰਸਾਣ ਦੀ ਆਰਥਕ, ਸਮਾਸਕ ਤੇ ਸਭਿਅਚਾਰਕ ਲੁਟ ਨੂੰ ਉਘਾੜਨ ਵਾਲੇ ਉਨ੍ਹਾਂ ਦੇ ਮੁੱਖ 
ਨਾਵਲ ਹਨ । ਏਨ੍ਹਾਂ ਵਿਚੋ" 'ਗੋਵਾਨ' ਤਾਂ ਭਾਰਤੀ ਸਾਹਿਤ ਦਾ ਕਲਾਸਿਕੀ ਦਰਜਾ ਧਾਰਣ ਕਰ ਗਿਆ ਹੈ ਅਤੇ ਹਿੰਦੁਸਤਾਨ 
ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਅਤੇ ਦੁਨੀਆ ਦੀਆਂ ਮੁੱਖ ਭਾਸ਼ਾਵਾ ਵਿਚ ਇਸ ਦਾ ਅਨੁਵਾਦ ਵੀ ਹੋ ਚੁੱਕਿਆ ਹੈ 1 
1936 ਵਿਚ ਛਪਿਆਂ 'ਗੌਂਦਾਨ' ਨਾਵਲ ਹਿੰਦੁਸਤਾਨੀ ਸਮਾਜ ਦੀ ਬਸਤੀਵਾਦੀ ਤੇ ਜਗੀਰੂ ਲੁੱਟ ਦੀ ਹਕੀਕਤ ਨੂੰ ਯਥਾਰਥ 
ਰੂਪ ਵਿਚ ਪੇਸ਼ ਕਰਦਾ ਹੈ । ਇਸ ਤੱ ਪਹਿਲਾਂ ਪ੍ਰੇਮਚੰਦ ਸਮਾਜ ਦੇ ਯਥਾਰਥ ਨੂੰ ਆਦਰਸ਼ਵਾਦ ਅਤੇ ਗਾਂਧੀਵਾਦ ਦੀ ਪਾਣ 
ਚੜ੍ਹਾ ਕੇ ਧੁੰਦਲਾ ਕਰਕੇ ਪੇਸ਼ ਕਰਦੇ ਸਨ । ਪਰ 'ਗੌਦਾਨ' ਤਕ ਆਉ'ਦਿਆਂ ਉਨ੍ਹਾਂ ਦੇ ਆਦਰਸ਼ਵਾਦੀ ਤੇ ਗਾਂਧੀਵਾਦੀ 
ਭਰਮ ਜੇ ਪ੍ਰੀ ਤਰ੍ਹਾਂ ਨਹੀ” ਤਾਂ ਕਾਫ਼ੀ ਹੱਦ ਤੱਕ ਟੁੱਟ ਗਏ ਸਨ ਅਤੇ ਹੁਣ ਮਹਾਜਨੀ ਸਭਿਅਤਾ ਦੇ ਪੂਰੇ ਅਤਿਆਚਾਰ 
ਉਨ੍ਹਾਂ ਸਾਹਮਣੋ ਸਪਸ਼ਟ ਉੱਘੜ ਰਹੇ ਸਨ । 'ਗੋਦਾਨ' ਦਾ ਨਾਇਕ ਹੌਰੀ ਭਾਰਤੀ ਛੋਟੀ ਕਿਰਸ਼ਾਣੀ ਦਾ ਪ੍ਰਤੀਨਿਧ ਪਾਤਰ 
ਹੈ, ਜੋ ਆਰਥਕ ਲੁਟ ਹਥੋ” ਬਰਬਾਦ ਹੋ ਕੇ ਖੇਤ ਮਜ਼ਦੂਰ ਬਣਦਾ ਹੈ ਅਤੇ ਉਮੇ ਸੰਘਰਸ਼ ਵਿਚ ਦਮ ਤੌੜ ਦਿੰਦਾ ਹੈ । ਏਸ ' 
ਲੋਕ-ਵਿਰੋਧੀ ਜੀਗੀਰੂ ਢਾਚੇ ਤੇ ਕਰੜਾ ਵਿਅੰਗ ਕਰਦਿਆਂ ਪ੍ਰੇਮਚੋਦ ਨੇ ਇਸ ਦੇ ਸਭਿਆਚਾਰ ਤੇ ਬੌਥ ਨੂੰ ਵੀ ਹੌਰੀ ਦੀ 
27 


ਪਤਨੀ ਧਨੀਆ ਵਲੋ ਪੰਡਿਤ ਹੱਥੀ ਸਵਾਂ ਰੁ) ਦੇ 'ਗੌਤਨ' ਰਾਹੀ, ਜੋ ਉਜੇ ਦਿਨ ਉਸਨੇ ਸੁਤਲੀ ਕੱਤ ਕੇ ਕਮਾਇਆ 
ਹੈ, ਬੇਰਹਿਮੀ ਨਾਲ ਨੰਗਾ ਕੀਤਾ-ਹੈ । 'ਗੋਦਾਨ' ਦੇ ਹੀ ਸ਼ਹਿਤ ਜੀਫਨ ਦੇ ਪ੍ਰਜੰਗ ਵਿਚ ਪੂੰਜੀਪਤੀਆਂ ਹੱਕੋਂ ਮਸ਼ਦੂਰਾਂ ਦੀ 
ਬੇਰਹਿਮ ਲੁੱਟ ਨੂੰ ਵੀ ਉਘਾੜਿਆ ਹੈ ਅਤੇ ਹੋਰੀ ਦੇ ਪੁੱਤਰ ਗੋਬਰ ਦੇ ਰੂਪ ਵਿਚ ਬਾਗੀ ਮਜ਼ਦੂਕ ਦਾ ਖ਼ਾਕਾ ਉਘਾੜਿਆ 
ਹੈ, ਪਰ ਮਜ਼ਦੂਰ ਜਮਾਤ ਨੂੰ ਅਗਵਾਈ ਦੇਣ ਵਾਲੀ ਸੱਚੀ ਮਜ਼ਦੂਤ ਪਾਰਟੀ ਦੀ ਅਣਹੌਂਦ ਵਿਚ ਮੰ'ਬਰ ਦਾ ਲੁੰਪਨ ਬਣਨਾ 
ਵੀ ਉਸ ਸਮੇ' ਦੀ ਹਕੀਤਤ ਨੂੰ ਹੀ ਯਤਾਰਤ ਰੂਪ ਵਿਚ ਪੇਸ਼ ਕਰਨਾ ਹੈ । 

'ਸੇਵਾਸਦਨ'_'ਗਬਨ' ਅਤ 'ਮੰਗਲਜ਼ੂਤਰ' (ਅਧੂਰਾ) ਆਦਿ ਨਾਵਲਾਂ ਵਿਚ ਪ੍ਰੌਮਚੋਦ ਨੇ ਮੱਧ ਵਰਗ ਦੀਆਂ 
ਸਮੱਸਿਆਵਾਂ ਨੂੰ ਉਘਾੜਿਆ ਹੈ । 'ਸੈਵਾਸਦਾਨ' ਵਿਚ ਵੇਸ਼ਵਾ ਸਮਸਿੱਆ ਅਤੇ ਉਸਦਾ ਆਦਰਸ਼ਵਾਦੀ ਹੱਲ ਪੇਸ਼ ਕੀਤਾ 
_ਹੈ । 'ਗਬਨ' ਵਿਚ ਗਹਿਣਿਆਂ ਦੀ ਭਾਰਤੀ ਔਰਤ ਦੀ ਚਾਹ ਅਤੇ ਉਸ ਕਰਕੇ ਜਾਲਪਾ ਦੇ ਪਤੀ ਵਲੋਂ" ਕੀਤੇ ਬੈਕ ਵਿਚੋਂ” 
ਗਬਨ ਦੀ ਹਾਲਤ ਵਿਚੋਂ” ਲੰਘਦਿਆਂ ਕੌਮੀ ਲਹਿਰ ਬਾਰੇ ਵੀ` ਪ੍ਰੇਮ ਰੰਦ ਨੇ ਆਪਣੇ ਪਾਤਰਾਂ ਰਾਹੀਂ ਚਰਚਾ ਕਰਵਾਈ ਹੈ । 
'ਮੰਗਲਸ਼ੂਤਰ' ਉਨ੍ਹਾਂ ਦਾ 'ਗੋਦਾਨ' ਤੋਂ ਬਾਦ ਲਿਖਿਆ ਜਾ ਤਿਹਾ ਸਵੈ-ਜੀਵਨੀ ਰੂਪੀ ਨਾਵਲ ਸੀ, ਜੋ ਉਨ੍ਹਾਂ ਦੀ ਕੁਵੇਲੀ 
ਮੌਤ ਕਾਰਣ ਅਧੂਰਾ ਰਹਿ ਗਿਆ, ਪਰ ਇਸ ਅਧੂਰੇ ਛਪੇ ਨਾਵਲ ਉਨ੍ਹਾਂ ਦੀ ਯਥਾਰਥਵਾਦੀ ਦ੍ਰਿਸ਼ਟੀ 'ਗੋਦਾਨ' ਨਾਲੋ” ਵੀ 
ਵੱਧ ਸਪਸ਼ਟ ਰੂਪ ਵਿਚ ਉਘੜਦੀ ਨਜ਼ਰ ਆਉ'ਦੀ ਹੈ । 'ਮੰਗਲਜੂਤਰ' ਦਾ ਵਿਸ਼ਾ ਇਕ ਲੇਖਕ ਦੀ ਜ਼ਿੰਦਗੀ ਤੇ ਉਸ 
ਦੀ ਸਮਾਜੀ ਭੁਮਕਾ ਹੈ । 

ਪ੍ਰੇਮਚੰਦ ਨੇ 300 ਦੇ ਕਰੀਬ ਕਹਾਣੀਆਂ ਲਿਖੀਆਂ, ਜਿਨ੍ਹਾਂ ਵਿਚੋਂ ਕੁਝ ਕਹਾਣੀਆਂ 'ਕਫਨ' 'ਪ੍ਰਸ ਦੀ ਰਾਤ' 

_ ਆਦਿ ਤਾਂ ਕਲਾਸਿਕੀ ਕਹਾਣੀਆਂ ਸੂਮਝੀਆਂ ਜਾਣ ਲੱਗੀਆਂ ਹਨ । 'ਕਫਨ' ਉਨ੍ਹਾਂ ਦੀ ਬਹੁਤ ਹੀ ਤਿੱਖੀ ਵਿਅੰਗ ਰਚਨਾ 
ਹੈ, ਜਿਸ ਵਿਚ ਬੇਕਾਰੀ ਹੱਥੋ” ਤੰਗ ਹੋਏ ਪਿਉ ਪੁੱਤ ਚੋਤਨ੍ਾ ਦੀ ਪੱਧਰ ਤੇ ਜਾਂ ਕੇ ਪੂਰੇ ਆਲਸੀ ਬਣ ਗਏ ਹਨ ਤੇ ਪਰ 
ਜ਼ੀਵੀ ਰੋਣ ਦੀ ਏਸ ਅਣਮਨੁੱਖੀ ਹੱਦ ਤੱਕ ਪਹੁੰਚ ਗਏ ਹਨ ਕਿ ਘਰ ਦੀ ਔਰਤ ਮਰ ਜਾਣ ਤੇ ਫਸਦੇ ਕਫਨ ਲਈ। ਕੱਠਾ 
ਕੀਤਾ ਚੰਦਾ ਵੀ ਸ਼ਰਾਬ ਤੇ ਮੱਛੀ ਵਿਚ ਉਡਾ ਦਿੰਦੋ ਹਨ । 'ਪੂਸ ਕੀ ਰਾਤ' ਵਿਚ ਵੀ ਕਿਰਸਾਣ ਟਿੱਡੀ ਦਲ ਹੱਕਾ ਆਪਣੀਂ 
ਫਸਲ ਗੁਆ ਕੇ ਵੀ ਬੁਲ੍ਰੇਸ਼ਾਹੀ ਅੰਦਾਜ਼ ਵਿਚ 'ਖ਼ੁਤ' ਹੈ ਕਿ ਹੁਣ 'ਰਾਤਾਂ ਨੂੰ ਜਾਗਦਿਆਂ ਪਾਲੇ ਤਾਂ ਨਾ ਮਰਣਾ ਪਉ' । 
“ਠਾਕੁਰ ਦਾ ਕੁਆ' ਪੰਜਾਹ ਵਰ੍ਹੇ ਪੁਰਾਣੀ ਕਹਾਣੀ ਹੋ ਕੈ ਵੀ ਏ5' ਹਜੀਜੈ ਹੈ, ਜਿਤੀ' ਅੱਤ _ਦੀ ਕਹਾਣੀ । ਪਿੰਡ ਵਿਚ 
ਕਿਵੇ ਹਰੀਜਨਾਂ ਨੂੰ ਉਰੀਆਂ ਜਾਤਾਂ ਦੇ ਖੂਹ ਤੋਂ` ਪਾਣੀ ਲੈਣਾ ਮਨਾ ਹੈ ਤੇ ਬੀਮਾਰ ਬੰਦਾ ਕਿਵੈ ਤਿਰਹਾਇਆ ਗੰਦਾ 
ਪਾਣੀ ਪੀ ਕੇ ਹੀ ਗੁਜ਼ਾਰਾ ਕਰਦਾ ਹੈ, ਏਸ ਕੌੜੀ ਹਕੀਕਤ ਨੂੰ ਪ੍ਰੇਮਚੰਦ ਨੇ ਬਹੁਤ ਜਾਦਗੀ ਨਾਲ ਰੀ ਪੇਸ਼ ਕਰ ਦਿੱਤਾ ਹੈ । 

'ਮਹਾਜਨੀ ਸਭਿਅਤਾ” ਅਤੇ 'ਸਾਹਿਤਕਾਂਰ ਦਾ ਉਦੇਸ਼' ਆਦਿ ਆਪਣੇ ਲੇਖਾਂ ਵਿਚ ਪ੍ਰੋਮਚੰਦ ਨੇ ਆਪਣੇ 
ਵੇਲੇ ਦੀ ਸਮਾਜਕ ਹਾਲਤ ਨੂੰ ਕ੍ਰੱਤਤਣ ਨਾਲ ਉਘਾੜਿਆ ਹੈ ਅਤੇ ਨਾਲ ਹੀ ਸਾਹਿਤਕਾਰ` ਨੂੰ ਆਪਣਾ ਸਮਾਜਕ ਫਰਜ਼ ਵੀ 
ਚੇਤੇ ਕਰਵਾਇਆ ਹੈ । 4 

1936 ਦਾ ਵਰ੍ਹਾ ਅਜਿਹਾ ਸੀ, ਜਿਸ ਵਿਚ ਦੁਨੀਆ ਦੇ ਤਿੰਨ ਵੱਡੇ ਦੇਸ਼ਾ ਦੇ ਤਿੰਨ ਪ੍ਰਤੀਨਿਧ ਤੇ ਮਹਾਨ ਲੇਖਕ 
ਕਾਲ ਦਾ ਸ਼ਿਕਾਰ ਹੋਏ । ਜੂਸ ਵਿਚ ਗੋਰਕੀ ਚਲ ਵਜੇ, ਚੀਨ ਵਿਚ ਲੂ-ਸੁਨ ਤੇ ਹਿੰਦੋਸਤਾਨ ਵਿਚ 19 ਅਕਤੂਬਰ 1936 
ਨੂੰ ਪ੍ਰੌਮਚੌਦ ਵੀ ਕੁਲ 54 ਵਰ੍ਹਿਆਂ ਦੀ ਉਮਰ ਵਿਚ ਉਸ ਵੇਲੇ ਚਲ ਵਸੇ, ਜਿਸ ਵੇਲੇਂ ਉਨ੍ਹਾਂ ਦੀ ਚੇਤਨਾ ਭਰਮਾਂ ਤੌ" ਮੁਕਤ 
ਹੋ ਚੁੱਕੀ ਸੀ ਤੇ ਬਹੁਤ ਹੀ ਉੱਚ ਪੱਧਰ ਦੀਆਂ ਰਚਨਾਵਾਂ ਉਹ ਰਚ ਰਹੇ ਸਨ । 

ਪਰ ਪ੍ਰੇਮਚੈਦ ਨੂੰ ਉਸਦੇ ਸ਼ਤਾਬਦੀ ਵਰ੍ਹ` ਵਿਚ ਯਾਦ ਕਰਦਿਆਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ । 
ਭਗਤ ਜਿੰਘ ਜਾਂ ਪ੍ਰੋਮਚੰਦ ਵਰਗੀਆਂ ਸ਼ਖਸ਼ੀਅਤਾਂ ਨੂੰ ਦੇਬੌ' ਦੀਆਂ ਲੁਟੇਰੀਆਂ ਜਮਾਤਾਂ ਆਪਣਾ ਬਣਾ ਕੇ 'ਹੀਰੋ' ਰੂਪ ਵਿਚ 

_ ਇਸ ਤਰ੍ਹਾਂ ਪੇਸ਼ ਕਰਦੀਆਂ ਹਨ ਕਿ ਉਨ੍ਹਾਂ ਦੇ ਵਿਚਾਰਾਂ ਦੇ ਸਾਰ ਤੱਤ ਵੱਲ ਧਿਆਨ ਨਾ ਜਾ ਕੇ ਉਨ੍ਹਾਂ ਨੂੰ ਇਕ ਵਿਅਕਤੀ 
ਦੀ ਮ਼ੂਰਤ ਵਾਂਗ ਸਜਾ ਦਿੱਤਾ ਜਾਵੇ । ਹਿਦੋਸਤਾਨ ਦੇ ਵੱਖ ਵੱਖ ਹੱਸਿਆਂ ਵਿਚ ਪ੍ਰੇਮਚੰਦ ਸ਼ਤਾਬਦੀ ਵਰ੍ਹੇ ਤੇ ਸਰਜਰੀ 
ਸੋਸਥਾਵਾਂ ਤੇ ਸਰਕਾਰੀ 'ਇਨਕਲਾਬੀ' ਸੰਸਥਾਵਾਂ (ਆਲ ਇੰਡੀਆ ਪੀਸ ਐੱਡ ਸੌਲਿਡੈਰਟੀ ਆਰਗੇਨਾਈਜ਼ੇਸ਼ਨ ਆਦਿ) ਵਲੋਂ 
ਬੜੇ ਜ਼ੋਰਾਂ ਸ਼ੋਰਾਂ ਨਾਲ 'ਵਿਸ਼ਵ' ਪੱਧਰ ਦੇ ਪ੍ਰੇਮਚੈਦ ਸਮਾਰੋਹ ਮਨਾਏ ਗਏ ਹਨ, ਜਿਨ੍ਹਾਂ ਵਿਚ ਪ੍ਰੇਮਚੰਦ ਨੂੰ ਇਜੀਪਟ ਦੀ 
'ਮਸੀ' ਵਾਂਗ ਪੇਸ਼ ਕੀਤਾ ਹੈ । 


੨ 
28 


_ਮਹਾਜਨੀ ਸਭਿਅਤਾ 


ਪ੍ਰੰਮ ਚੋਦ 


(ਪਰੇਮ ਚੰਦ ਦਾ ਜੂਨ 1936 ਵਿਚ ਲਿਖਿਆ ਇਹ ਅੰਤਮ ਮਹੱਤਵਪੂਰਨ ਲੇਖ ਸੀ । ਇਸਨੂੰ ਅਲੌਚਨਾਤਮਕ 
ਦ੍ਰਿਸ਼ਟੀ ਤੋਂ ਪੜ੍ਹਿਆ ਜਾਣਾ ਚਾਹੀਦਾ ਹੈ_ । ਇਸ ਲੋਖ ਦੇ ਆਰੰਭ ਵਿਚ ਉਨ੍ਹਾਂ ਵਲੋਂ ਜਾਗੀਰੂ ' ਢਾਂਚੇ 
ਦੀ ਕੀਤੀ ਗਈ ਪ੍ਰਸ਼ੇਜਾ ਉਨ੍ਹਾਂ ਦੀ ਭੂਤ ਬਾਰੇ ਆਦਰਸ਼ਵਾਦੀ ਅਤੇ ਗਲਤ ਸੌਚ ਦਾ ਸਿੱਟਾ ਹੈ । 
ਮਹਾਜਨੀ ਸਭਿਅਤਾ ਦੀ ਬੇਰਹਿਮੀ ਦਾ ਉਨ੍ਹਾਂ ਦਾ ਚਿੱਤ੍ਣ ਹਕੀਕੀ ਅਤੇ ਵਿਅਕਤੀਗਤ ਅਨੁਭਵ 
ਦਾ ਸਿੱਟਾ ਹੈ । ਰੂਸ ਵਿਚ ਉਸਰ ਰਹੀ ਸਮਾਜਵਾਦੀ ਸਭਿਆਚਾਰ ਬਾਰੇ ਉਨ੍ਹਾਂ ਦੀ ਘੁੱਟ ਜਾਣਕਾਰੀ, 
ਜ਼ਜ਼ਬਾਤੀ ਪਹੁੰਚ ਅਤੇ ਆਦਰਜ਼ ਮੁਖੀ ਸੋਚ ਦਾ ਪਤਾ ਚਲਦਾ ਹੈ] 


ਜਾਗੀਰਦਾਰੀ ਸਭਿਅਤਾ ਵਿਚ ਤਾਕਤਵਰ ਬਾਹਵਾਂ ਅਤੇ ਮਜ਼ਬੂਤ ਕਲੋਜਾ ਜ਼ਿੰਦਗੀ _ਦੀਆਂ ਲੌੜਾਂ ਵਿਚ 
ਗਿਣੇ ਜਾਂਦੇ ਸਨ, ਅਤੇ ਸਾਮਰਾਜਵਾਦ ਵਿਚ ਬ੍ਰੱਧੀ ਅਤੇ ਬੋਲਣ ਦੇਂ ਗੁਣ ਅਤੇ ਚੁਪ ਚਾਪ ਹੁਕਮ ਮੰਨਣਾ ਉਸ 
ਦੇ ਜ਼ਰੂਰੀ ਸਾਧਨ ਸਨ, ਪਰ ਉਨ੍ਹਾਂ ਦੌਵਾਂ ਹਾਲਤਾਂ ਵਿਚ ਦੋਸ਼ਾਂ ਦੇ ਨਾਲ ਕੁਝ ਗੁਣ ਵੀ ਸਨ । ਮਨੁੱਖ ਦੇ ਚੰਗੇ ਜ਼ਜ਼ਬੇ 
ਖ਼ਤਮ ਨਹੀਂ' ਹੋਏ ਸਨ । ਜਗੀਰਦਾਰ ਦੁਸ਼ਮਣ _ਦੇ ਖੂਨ ਨਾਲ ਆਪਣੀ ਪਿਆਸ ਬੂਝਾਉਦਾ ਸੀ ਤਾਂ ਅਕਸਰ 
ਆਪਣੇ ਕਿਸੇ ਮਿੱਤਰ(ਜਾਂ ਉਪਕਾਰੀ ਲਈ ਜਾਨ ਦੀ ਬਾਜ਼ੀ ਵੀ ਲਾ ਦਿੰਦਾ ਸੀ_। ਬਾਦਸ਼ਾਹ ਜੇ ਆਪਣੇ ਹੂਕਮ ਨੂੰ 
ਕਾਨੂੰਨ ਸਮਝਦਾ ਸੀ ਅਤੇ;ਉਸਣੀ ਉਢੂਲੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕਰ ਸਕਦਾ ਸੀ, ਤਾਂ ਪੁਰਜਾ ਪਾਲਨ ਵੀ 
ਕਰਦਾ ਸੀ, ਨਿਆਂਸ਼ੀਲ ਵੀ `ਹੁੰਦਾ ਸੀ । ਦੂਸਰੇ ਦੇ ਮੁਲਕ ਤੇ ਚੜਾਈ ਜਾਂ ਤਾਂ ਕਿਸੇ ਅਪਮਾਨ-ਦੁਰਕਾਰ ਦਾ ਬਦਲਾ 
ਲੈਣ ਲਈ ਕਰਦਾ ਸੀ ਜਾਂ ਆਪਣੀ ਆਣ-ਬਾਣ, ਰੋਕਦਾਕ ਕਾਇਮ ਰੱਖਣ ਲਈ ਜਾਂ ਫੇਰ ਮੁਲਕ ਫਤਹਿ ਅਤੇ ਰਾਜ 
ਵਿਸਥਾਰ ਦੀ ਬਹਾਦਰਾਨਾ ਵੱਡੀ ਇੱਛਾ ਨਾਲ ਪ੍ਰੇਰਤ ਹੁੰਦਾ ਸੀ । ਉਸਦੀ ਜਿੱਤ ਦਾ ਉਦੇਸ਼ ਜਨਤਾ ਦਾ ਖੂਨ ਚੂਸਣਾ-- 
ਹਰਗਿਜ਼ ਨਹੀਂ` ਹੁੰਦਾ ਸੀ । ਕਾਰਨ ਇਹ ਹੈ ਕਿ ਰ੍ਹਾਜਾ ਅਤੇ ਬਾਦਸ਼ਾਹ ਆਮ ਲੌਕਾਂ ਨੂੰ ਸੁਆਰਬ-ਸਾਧਨ ਅਤੇ ਧਨ ਲੁੱਟਣ 
ਦੀ ਭੁੱਠੀ ਦਾ ਬਾਲਣ ਨਹੀ ਸਮਝਦੇ ਸਨ, ਸਗੋਂ” ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦੇ ਸਨ ਅਤੋਂ ਉਨ੍ਹਾਂ ਦੇ ਗੁਣਾਂ 
ਦੀ ਕਦਰ ਕਰਦੇ ਸਨ । ( ? ) ੮ 

ਪਰ ਏਸ ਮਹਾਜਨੀ ਸਭਿਅਤਾ ਵਿਚ _ਸਾਰੋ ਕੰਮਾਂ ਦੀ ਗਰਜ਼ ਮਹਿਜ਼ ਪੈਸਾ ਹੁੰਦਾ ਹੈ । ਕਿਸੇ ਮੁਲਕ ` ਤੇ ਰਾਜ 
ਕੀਤਾ ਜਾਂਦਾ ਹੈ ਤਾਂ ਏਸ ਲਣੀ ਕਿ ਮਹਾਜਨਾਂ-ਪ੍ਰੰਜੀਪਤੀਆਂ ਨੂੰ ਵੱਧ ਤੌ_ਵੱਧ ਮੁਨਾਫਾ ੋਵੇ । ਏਸ ਦਿ੍‌ਸ਼ਟੀ ਤੋ” 
ਤਾਂ ਅਜ ਦੁਨੀਆਂ ਵਿਚ ਮਹਾਜਨਾਂ ਦਾ ਹੀ ਰਾਜ ਹੈ । ਮਨੁੱਖੀ ਸਮਾਜ ਦੋ ਹਿੱਸਿਆਂ ਵਿਚ _ਵੈਡਿਆ ਗਿਆ ਹੈ । ਵੱਡਾ 
ਹਿੱਸਾ ਤਾਂ ਮਰਨ ਅਤੇ ਖਪਣ ਵਾਲਿਆਂ ਦਾ ਹੈ, ਅਤੇ ਬਹੁਤ ਹੀ ਛੌਟਾ ਹਿੱਸਾ ਉਨ੍ਹਾਂ ਲੋਕਾਂ ਦਾ, ਜੌ ਆਪਣੀ ਸ਼ਕਤੀ 
ਅਤੇ ਪ੍ਭਾਵ ਨਾਲ ਵੱਡੇ ਹਿੱਤੇ ਨੂੰ ਵੱਤ ਵਿਚ ਕਤੀ ਹੋਏ ਹਨ । ਉਨ੍ਹਾਂ ਨੂੰ ਇਸ ਵੱਡੇ ਹਿੱਸ਼ੇਂ ਨਾਲ ਕਿਸੇ ਤਰ੍ਹਾਂ ਦੀ 
ਹਮਦਰਦੀ ਨਹੀਂ-ਤੌਰਾ ਵੀਂ ਰੂ-ਰਿਆਇਤ ਨਹੀਂ' । ਉਨ੍ਹਾਂ ਦੀ ਹੋਂਦ ਸਿਰਫ ਇਸ ਲਈ ਹੈ ਕਿ ਆਪਣੇ ਮਾਲਕਾਂ ਲਈ 
- ਮੁੜ੍ਕਾ ਵਹਾਏ, ਖੂਨ ਵਗਾਏ ਅਤੇ ਚੁਪ ਚਾਪ ਏਸ ਮੈਸਾਰ ਤੌ” ਵਿਦਾ ਹੋ ਜਾਵੇ । ਵੱਧ ਦੁੱਖ ਦੀ ਗੱਲ ਤਾਂ ਇਹ ਹੈ ਕਿ 
ਹਾਕਮ ਜਮਾਤ ਦੇ ਵਿਚਾਰ ਅਤੇ ਸਿਧਾਂਤ ਅਧੀਨ ਜਮਾਤ ਅਦਰ ਵੀ ਸਮਾ ਗਏ ਹਨ, ਜਿਸਦਾ ਨਤੀਜਾ ਇਹ ਹੈ ਕਿ ਹਰ 
ਆਦਮੀ ਆਪਣੇ ਆਪ ਨੂੰ ਸ਼ਿਕਾਰੀ ਸਮਝਦਾ ਹੈ ਅਤੇ ਉਸਦਾ ਸ਼ਿਕਾਰ ਹੈ ਸਮਾਜ । ਉਹ ਖ਼ੁਦ ਸਮਾਜ ਤੌਂ ਬਿਲਕੁਲ ਵੱਖ ਹੈ, 


29 


ਜੇ ਕੋਈ ਸੰਬੰਧ ਹੈ ਤਾਂ ਇਹ ਕਿ ਕਿਸੇ ਚਾਲ ਜਾਂ ਢੰਗ ਨਾਲ _ਬੁੱਸ ਸਮਾਜ ਨੂੰ ਉੱਲ੍ਹ ਬਣਾਏ ਅਤੇ ਉਸ ਤੋਂ ਜਿਨ੍ਹਾਂ ਲਾਭ 
ਲਿਆ ਜਾ ਸਕਦਾ ਹੈ, ਲੈ ਲਵੇ । / 

ਧਨ ਦੇ ਲੋਭ ਨੇ ਮਨੁੱਖੀ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ _ਕਰ ਲਿਆ ਹੈ । ਕ੍ਲੀਨਤਾ ਅਤੇ 
ਸ਼ਰਾਫ਼ਤ, ਗੁਣ ਅਤੇ ਕਮਾਲ ਦੀ ਕਸਵੱਟੀ ਪੈਸਾ ਅਤੇ ਜਿਰਫ ਪੈਸਾ ਹੈ । ਜਿਸਦੇ ਕੋਲ ਪੈਸਾ ਹੈ, ਦੇਵਤਾ-ਸਰੂਪ ਹੈ, ਉਸਦੀ 
ਜ਼ਮੀਰ ਕਿੰਨੀ ਵੀ ਕਾਲੀ ਕਿਉ! ਨਾ ਹੌਵੇ । ਸਾਹਿਤ, ਸੰਗੀਤ ਅਤੇ ਕਲਾ ਸਾਰੇ ਧਨ ਦੀ ਦੋਹਲੀ ਤੇ ਮੱਥਾ ਟੇਕਣ ਵਾਲਿਆਂ 
ਵਿਚ ਹਨ । ਇਹ ਹਵਾ ਏਨੀ ਜ਼ਹਿਰੀਲੀ ਹੋ ਗਈ ਹੈ ਕਿ ਉਹ ਬਹੁਤੀ ਲੰਬੀ ਫੀਸ _ਲਿਆਂ ਗੱਲ ਨਹੀਂ ਕਰਦਾ । 
ਵਕੀਲ ਅਤੇ ਬੈਰਿਸਟਰ ਹਨ ਕਿ ਉਹ ਮਿੰਟਾਂ ਨੂੰ ਅਸ਼ਰਫੀਆਂ ਨਾਲ ਤੋਲਦੇ ਹੱਨ । ਗੁਣ ਅਤੇ ਯੋਗਤਾ ਦੀ ਸਫਲਤਾ 
ਉਸਦੇ ਆਰਥਕ ਮੁੱਲ ਦੇ ਹਿਸਾਬ ਨਾਲ ਮੰਨੀ ਜਾ ਰਹੀ ਹੈ । ਮੱਲਵੀ ਸਾਹਿਬ ਅਤੇ ਪੰਡਿਤ ਜੀ ਵੀ ਪੈਸੇ ਵਾਲਿਆਂ 
_ਦੇ ਬਿਨਾਂ ਪੈਸਿਓ” ਗੁਲਾਮ ਹਨ, ਅਖ਼ਬਾਰ ਉਨ੍ਹਾਂ ਦਾ ਹੀ ਰਾਗ ਅਲਾਪਦੇ ਹਨ । ਇਸ ਪੈਸੋ ਨੇ ਆਦਮੀ ਦੇ ਦਿਲ ਦਿਮਾਗ 
ਤੇ ਏਨਾ ਕਬਜ਼ਾਪੂੰ ਕਰ ਲਿਆਂ ਹੈ ਕਿ ਉਸ ਦੇ ਰਾਜ ਤੋ ਕਿਸੇ ਪਾਸਿਓ' ਵੀ ਹਮਲਾ ਕਰਨਾ ਮੁਸ਼ਕਲ ਜਾਪਦਾ ਹੈ । ਉਹ 
ਦਿਆਲਾ ਅਤੇ ਸਨੇਹ, ਸਚਾਈ ਅਤੇ ਸੱਜਣਤਾ ਦਾ ਪੁਤਲਾ ਮਨੁਖ ਦਇਆ ਮਮਤਾ ਹੀਨ ਜੜ੍ਹ ਮਸ਼ੀਨ ਬਣ ਕੇ ਰਹਿ 
ਗਿਆ ਹੈ । ਏਸ ਮਹਾਜਨੀ ਸਭਿਅਤਾ ਨੇ ਨਵੇ” ਨਵੇ“ ਨੀਤੀ-ਨੇਮ ਘੜ ਲਏ ਹਲ ਜਿਨ੍ਹਾਂ ਤੇ ਅੱਜ ਦਾ ਸਮਾਜੀ ਢਾਂਚਾ ਚਲ 
_ਰਿਹਾ ਹੈ । ਉਨ੍ਹਾਂ ਵਿਚੋਂ ਇਕ ਇਹ ਹੈ ਕਿ ਸਮਾਂ ਹੀ ਧਨ ਹੈ । ਪਹਿਲਾਂ ਸਮਾਂ ਜ਼ਿੰਦਗੀ ਸੀ, ਉਸਦਾ ਸਰਬੋਤਮ ਉਪਯੋਗ 
ਵਿਦਿਅ=ਕਲਾ ਢੀ ਪ੍ਰਾਪਤੀ ਜਾਂ ਦੀਨ-ਦੁਖੀਆਂ ਦੀ ਮਦਦ ਸੀ । ਹੁਣ ਉਸਦੀ ਸਭ ਤੌ" ਚੰਗੀ ਵਰਤੋਂ” ਪੈਸਾ ਕਮਾਉਣਾ 
ਹੈ । ਡਾਕਟਰ ਸਾਹਿਬ ਹੱਥ ਮਰੀਜ਼ ਦੀ ਨਬਜ਼ ਤੇ ਰੱਖਦੇ ਹਨ ਅਤੇ ਨਿਗਾਹ ਘੜੀ ਦੀ ਸੂਈ ਤੇ, ਉਨ੍ਹਾਂ ਦਾ ਇਕ ਇਕ 
ਮਿੰਟ ਅਸ਼ਰਵੀ ਹੈ । ਰੌਗੀ ਨੇ ਜੇ ਸਿਰਫ ਇਕ ਅਸ਼ਰਫੀ ਭੇ'ਟ_ਚਾੜ੍ਹੀ ਹੈ ਤਾਂ ਉਹ ਉਸਨੂੰ ਇਕ ਮਿੰਟ ਤੋਂ ਵੱਧ ਵਕਤ 
ਨਹੀਂ ਦੇ ਸਕਦੇ । ਰੋਗੀ ਆਪਣਾ ਦੁੱਖ-ਦਰਦ ਸੁਨਾਉਣ ਲਈ ਬੇਚੈਨ ਹੈ, ਪਰ ਡਾਕਟਰ ਸਾਹਿਬ ਦਾ ਉਧਰ ਬਿਲਕੁਲ 
ਧਿਆਨ ਨਹੀਂ । ਉਨ੍ਹਾਂ ਨੂੰ ਉਸ ਵਿਚ ਜ਼ਰਾ ਵੀ ਦਿਲਚਸਪੀ ਨਹੀਂ' । ਉਨ੍ਹਾਂ ਦੀ ਨਿਗਾਹ ਵਿਚ ਉਸ ਆਦਮੀ ਦਾ ਅਰਥ 
ਸਿਰਫ ਏਨਾਂ ਹੀ ਹੈ ਕਿ ਉਹ ਉਨ੍ਹਾਂ ਨੂੰ ਫੀਸ ਦਿੰਦਾ ਹੈ । ਉਹ ਚਟਪਫ ਨੁਸਖਾ ਲਿਖਣਗੇ ਅਤੇ ਦੂਸਰੇ ਮਰੀਜ਼ ਨੂੰ ਦੇਖਣ 
ਚਲੋ ਜਾਣਗੇ । ਮਾਸਟਰ ਸਾਹਿਬ ਪੜ੍ਹਾਉਣ ਆਉਦੇ ਹਨ, ਉਨ੍ਹਾਂ ਦਾ ਇਕ ਘੰਟਾ ਵਕਤ ਬੱਝਿਆ ਹੋਇਆ ਹੈ । ਉਹ 
ਘੜੀ ਸਾਹਮਣੇ ਰੱਖ ਲੈਦੇ ਹਨ, ਜਿਉ“ ਹੀ ਘੰਟਾ ਪੂਰਾ ਹੋਇਆ, ਉਹ ਉਠ ਖਲੌਤੇਂ । ਮੁੰਡੇ ਦਾ ਪਾਠ ਅੱਧਾ ਰਹਿ ਗਿਆ 
ਤਾਂ ਰਹਿ ਜਾਵੇ, ਉਨ੍ਹਾਂ ਦੀ ਬਲਾ ਤੋਂ । ਉਹ ਘੰਟੇ ਤੋਂ ਵੱਧ ਸਮਾਂ ਕਿਵੇ“ ਦੇ ਸਕਦੇ ਹਨ, ਕਿਉਕਿ ਸਮਾਂ _ਰੁਪਇਆ ਹੈ। 
ਏਸ ਧਨ ਲੌਭ ਨੇ ਮਨੁੱਖਤਾ ਅਤੇ ਮਿੱਤਰਤਾ ਦਾ ਨਾਂ ਮਿਟਾ ਛੱਡਿਆ ਹੈ । ਪਤੀ ਨੂੰ ਪਤਨੀ ਜਾਂ ਬੱਚਿਆਂ ਨਾਲ ਗੱਲ ਕਰਨੁ 
ਦੀ ਫੁਰਸਤ ਨਹੀਂ, ਮਿੱਤਰ ਅਤੇ ਸਬੰਧੀ ਕਿਸ ਗਿਣਤੀ ਵਿਚ ਹਨ । ਜਿੰਨੀ ਦੇਰ ਉਹ ਗੱਲ ਕਰੇਗਾ, ਉਨੀ” ਦੇਰ ਵਿਚ 
ਤਾਂ ਕੁਝ ਕਮਾ ਲਵੇਗਾ । ਕੁਝ ਕਮਾ ਲੰਣਾ ਹੀ ਜ਼ਿੰਦਗੀ ਦੀ ਸਾਰਥਕਤਾ ਹੈ, ਬਾਕੀ ਸਭ ਕੁਝ _ਸਮਾਂ-ਨਾਸ ਹੈ । ਬਿਨਾੰ 
ਖਾਧਿਆਂ ਪੀਤਿਆਂ ਗੁਜ਼ਾਰਾ ਨਹੀ" ਹੁੰਦਾ, ਵਿਚਾਰਾ ਇਸ ਤੋਂ" ਲਾਚਾਰ ਹੈ ਅਤੇ ਏਨਾ ਸਮਾਂ ਨਸ਼ਟ ਕਰਨਾ ਹੀ ਪੈਦਾ ਹੈ । 

ਤੁਹਾਡਾ ਕੋਈ ਮਿੱਤਰ ਜਾਂ ਸਬੰਧੀ ਆਪਣੇ ਸ਼ਹਿਰ ਵਿਚ ਪ੍ਰਸਿੱਧੀ ਹਾਸਲ ਕਰ ਚੁਕਿਆ ਹੈ ਤਾਂ ਸਮਝ ਲਓ, 
ਉਸ ਕੌਲ ਤ੍ਹਾਡੀ ਪਹੁੰਚ ਮੁਮਕਿਨ ਨਹੀਂ' । ਤੁਹਾਨੂੰ ਉਸਦੇ ਦੌਲਤਖਾਨੇ ਜਾ ਕੋ ਕਾਰਡ ਭੇਜਣਾ ਪਵੇਗਾ । ਉਹਨਾਂ 
ਸ਼੍ਰੀਮਾਨ ਨੂੰ ਬਹੁਤ ਸਾਰੇ ਕੰਮ ਹੋਣਗੇ । ਮੁਸ਼ਕਲ ਨਾਲ ਤ੍ਰਹਾਡੇ ਨਾਲ਼ ਇਕ ਦੇ ਗੱਲਾਂ ਕਰਨਗੇ ਜਾਂ ਸਾਫ ਜਵਾਬ ਦੇ 
ਦੇਣਗੇ ਕਿ ਅੱਜ ਫੁਰਸਤ ਨਹੀਂ' ਹੈ । ਹੁਣ ਉਹ ਪੰਸੇ ਦੇ ਪੁਜਾਰੀ ਹਨ, ਮਿਤਰਤਾ ਅਤੇ ਸ਼ਰਾਫਤ-ਸੰਕੌਂਚ ਵੀ_ਕਢੋ' ਦੀਂ 
ਛੁਟੀ ਕਰ ਚੁਕੇ ਹਨ । ਨ 

ਤੁਹਾਡਾ ਕੌਈ ਦੌਸਤ ਵਕੀਲ ਹੈ ਅਤੇ ਤੁਸੀ ਕਿਸੇ ਮੁਕੱਦਮੇ ਵਿਚ ਫਸ ਗਏ ਹ ਤਾਂ ਉਸ ਕੋਲੋ ਕਿਸੇ ਤਰ੍ਹਾਂ 
ਦੀ ਮਦਦ ਦੀ ਆਸ ਨਾ ਰਖੋ, ਜੇ ਉਹ ਲਿਹਾਜ਼ ਨੂੰ ਗੰਗਾ ਵਿਚ ਨਹੀ” ਡੁਬੋ ਰੁਕਿਆ ਤਾਂ ਤ੍ਹਾਡੇ ਨਾਲ ਲੈਣ-ਦੇਣ 
ਦੀ ਗੱਲ ਸ਼ਾਇਦ ਨਾ ਕਰੇ, ਪਰ ਤੁਹਾਡੇ ਮੁਕੱਦਮੇ ਵੱਲ ਜ਼ਰਾ ਵੀ ਧਿਆਨ ਨਹੀ" ਦੇਵੇਗਾ । ਇਸ ਤੌਂ` ਚੰਗਾ ਹੈ ਕਿ ਤ੍ਰਸੀਂ 
ਕਿਸੇ ਨਾਵਾਕਫ ਕੌਲ ਜਾਓ ਅਤੇ ਊਸ ਨੂੰ ਉਸਦੀ ਪੂਰੀ ਫੀਸ ਅਦਾ ਕਰੋਂ । ਰੱਤ ਨਾ ਕਰੇ ਕਿ ਅੱਜ ਕਿਸੇ ਨੂੰ ਕਿਸੇ ਚੀਜ਼ 
ਵਿਚ ਕਮਾਲ ਹਾਸਲ ਹੋ ਜਾਵੇ, ਫੇਰ ਉਸ ਵਿਚ ਮਨੁੱਖਤਾ ਨਾਂ ਨੂੰ ਵੀ ਨਹੀਂ” ਰਹਿ ਜਾਵੇਗੀ, ਉਸਦਾ ਇਕ ਇੰਕ ਮਿੰਟ 


40 


ਨ 


-ਕੀਮਤੀ ਹੋ ਜ੨ਗਾ । 


ਇਸਦਾ ਅਰਥ ਇਹ ਨਹੀ” ਕਿ ਵਾਧੂ ਦੀਆਂ ਗੱਪਾਂ ਵਿਚ ਸਮਾਂ ਬਰਬਾਦ ਕੀਤਾ ਜਾਵੇ, ਪਰ ਇਹ ਅਰਥ 
ਅਵੱਸ਼ ਹੈ _ਹਿ ਧਨ-ਲਿਪਸਾ ਨੂੰ ਏਨਾ ਨਾਂ ਵਧਣ ਦਿਤਾ ਜਾਵੇ ਕਿ ਉਹ ਮਨੁੱਖਤਾ, ਮਿੱਤਰਤਾ, ਸਨੇਹ, ਹਮਦਰਦੀ, 
ਸਾਰਿਆਂ ਨੂੰ ਕਾਹਰ ਕੱਢ ਦੇਵੇ । 

ਪਰ ਤੁਸੀਂ ਉਸ ਪੈਸੇ ਦੇ ਗੁਲਾਮ ਨੂੰ ਮਾੜਾ ਨਹੀ" ਕਹਿ ਸਕਦੇ । ਸਾਰੀ ਦੁਨੀਆਂ ਜਿਸ ਵਹਿਣ ਵਿਚ ਵਹਿ 
ਰਹੀ ਹੈ । ਮਾਟ-ਇੱਜਤ ਹਮੇਸ਼ਾਂ ਤੋ ਮਨੁੱਖੀ ਇੱਛਾਵਾਂ ਦੀ ਮੰਜ਼ਿਲ ਰਹੀ ਹੈ । ਜਦ ਵਿਦਿਆਂ-ਕਲਾ ਮਾਣ-ਇੱਜ਼ਤ ਦਾ 
ਸਾਧਨ ਸੀ, ਉਸ ਵੇਲੇ ਲੋਕ ਏਨਾਂ ਦਾ ਅਭਿਆਸ ਪ੍ਰਾਪਤ ਕਰਦੇ ਹਨ । ਜਦ _ਧਨ ਉਸਦਾ ਇਕੱਲਾ ਵਸੀਲਾ ਹੈ ਤਾਂ 
ਮਨੁੱਖ ਮਜ਼ਬੂਰ ਹੈ ਕਿ ਇਕਾਗਰ ਚਿੱਤ ਨਾਲ ਉਸੇ ਦੀ ਉਪਾਸਨਾ ਕਰੇ । ਉਹ ਕੌਈ ਸਾਧੂ-ਮਹਾਤਮਾ-ਸੰਨਿਆਸੀ- 
ਉਦਾਸੀ ਨਹੀ” । ਉਹ ਦੇਖ ਰਿਹਾ ਹੈ ਕਿ ਉਸਦੇ ਪੇਸ਼ੇ ਵਿਚ ਜੋ ਸੁਭਾਗੇ ਸਫਲਤਾ ਦੀ ਔਖੀ ਯਾਤਰਾ ਪੂਰੀ ਕਰ ਸਕੇ 
ਹਨ, ਉਹ ਉਸੇ ਰਾਜ-ਮਾਰਗ ਦੇ ਰਾਹੀ ਸਨ, ਜਿਸ ਤੇ ਉਹ _ਖੁਦ ਚਲ ਰਿਹਾ ਹੈ _। ਸਮਾਂ _ਧਨ ਹੈ ਇਕ ਸਫਲ 
ਆਦਮੀ _ਦਾ, ਉਹ ਇਸ ਸਿਧਾਂਤ _ਦੇ ਪਿੱਛੇ ਚਲਦਿਆਂ ਵੇਖਦਾ ਹੈ, ਫਿਰ ਉਹ ਵੀ ਉਸੇ ਦੀਆਂ ਪੈੜਾਂ ਪਿੱਛੇ 
ਚਲਦਾ ਹੈ । ਤਾਂ ਉਸ ਦਾ ਕੀ ਦੋਸ਼ ? ਮਾਣ-ਇੱਜਤ _ਦੀ ਲਾਲਸਾ _ਤਾਂ _ ਦਿਲ ਚੋ ਕੱਢੀ 
ਨਹੀਂ ਜਾ ਸਕਦੀ । ਉਹ ਦੇਖ ,ਰਿਹਾ ਹੈ ਕਿ ਜਿਨ੍ਹਾਂ ਕੌਲ ਦੌਲਤ ਨਹੀ” ਅਤੇ ਇਸ _ਲਈ ਕਿ_ ਜਿਨ੍ਹਾਂ ਵਕਤ 
ਨੂੰ ਦੋਲਤ ਨਹੀਂ ਸਮਝਿਆ, ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ” । ਉਹ _ਆਪਣੇ ਪੇਸ਼ੇ ਵਿਚ ਉਸਤਾਦ ਹਨ ਫੇਰ ਵੀ 
ਉਨ੍ਹਾਂ ਦੀ ਕਿਤੇ ਪੁੱਛ ਨਹੀ" । ਜਿਸ ਆਦਮੀ ਵਿਚ ਜ਼ਿੰਦਗੀ ਦੀ ਥੋੜੀ ਜਿਹੀ ਵੀ ਇੱਛਾ ਹੈ, ਉਹ ਤਾਂ ਇਸ ਨਜ਼ਰ- 
ਅੰਦਾਜ਼ੀ ਦੀ ਹਾਲਤ ਨੂੰ ਬਰਦਾਸ਼ਤ ਨਹੀ ਕਰ ਸਕਦਾ । ਉਸਨੂੰ ਤਾਂ ਲਿਹਾਜ, ਦੋਸਤੀ ਅਤੇ ਸੱਜਣਤਾ ਨੂੰ ਧਿਰਕਾਂਰ 
ਕੇ ਆਪਣੇ ਆਪ ਨੂੰ `ਲੱਡਮੀ-ਪੂਜਾ ਵਿਚ ਲੀਨ ਕਰਨਾ ਪਵੇਗਾ ਤਾਂ ਹੀ ਇਸ ਦੇਵੀ ਦਾ ਵਰਦਾਨ ਉਸ ਨੂੰ ਮਿਲੇਗਾਂ 
ਅਤੇ ਇਹ ਕੋਈ ਸਵੈਂ-ਇੱਛਾ ਦਾ ਕਾਰਜ ਨਹੀਂ, ਬਲਕਿ ਪੂਰੀ ਤਰ੍ਹਾਂ ਬੋਧਨ ਹੈ । ਉਸ ਦੇ ਮਨ ਦੀ _ਹਾਲਤੁ ਆਪਣੇ 
ਆਪ ਕੱਝ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਉਸ ਨੂੰ ਧਨ ਕਮਾਉਣ ਤੌ ਸਿਵਾ ਹੋਰ ਕਿਸੇ ਕੰਮ ਨਾਲ ਲਗਾਅ ਨਹੀਂ 
ਰਿਹਾ । ਜੇ ਕਿਸੇ ਸਭਾ ਜਾਂ ਵਿਆਖਿਆਨ ਵਿਚ ਉਸਨੂੰ ਅੱਧਾ ਘੰਟਾ ਬਹਿਣਾ ਪਵੇ ਤਾਂ ਸਮਝ ਲਓ, ਉਹ ਕੈਦ ਦੀ 
ਘੜੀ ਕੱਟ ਰਿਹਾ ਹੈ । ਉਸ ਦੀਆਂ ਮਾਨਸਕ, ਜ਼ਜ਼ਬਾਤੀ, ਸਭਿਆਚਾਰਕ ਸਾਰੀਆਂ ਦਿਲਚਸਪੀਆਂ ਏਸ ਕੇ'ਦਰ-ਬਿੰਦੂ 
ਤੋਂ ਆ ਕੇ ਇਕੱਤਰ ਹੋਂ ਗਈਆਂ ਹਨ । ਅਤੇ ਹੋਣ ਕਿਉ” ਨਾਂ ? ਉਹ ਦੇਖ ਰਿਹਾ ਹੈ ਕਿ ਸਿਵਾ ਪੈਸੇ ਤੋ ਕੋਈ ਉਸਦਾ 
ਆਪਣਾ ਨਹੀਂ । ਸਨੇਹੀ ਮਿੱਤਰ ਵੀ ਗਰਜ਼ ਲੰ ਕੇ ਹੀ ਉਸ ਕੋਲ ਆਉਦੇ ਹਨ, ਭਾਟੀਚਾਰਾ-ਸਬੰਧੀ ਵੀ ਉਸ ਦੇ ਪੈਸੇ 
ਦੇ ਹੀ ਪੁਜਾਰੀ ਹਨ । ਉਹ ਜਾਣਦਾ ਹੈ ਕਿ ਜੇ ਉਹ ਕਮਜੋਰ ਹੁੰਦਾ ਤਾਂ ਇਹ ਜਿਹੜਾ ਦੌਸਤਾਂ ਦਾ ਜਮਘਟਾ ਲਗ 
ਰਿਹੈ, ਉਸ 'ਚੋ ਇਕ ਦੇ ਵੀ ਦਰਸ਼ਨ ਨਾ ਹ੍ਰੰਦੇ । ਏਸ ਭਾਈਚਾਰੇ-ਸਬੋਧੀਆਂ ਵਿਚ" ਕੋਈ ਨੇੜੇ ਨਾ ਢੁੱਕਦਾ । ਉਸ 
ਨੇ ਸਮਾਜ ਵਿਚ ਆਪਣੀ ਹੈਸੀਅਤ ਬਨਾਉਣੀ ਹੈ, ਬੁਢੇਪੇ ਲਈ ਕੁਝ ਬਚਾਉਣਾ ਹੈ, ਮੌਡਿਆਂ ਲਈ ਕੁਝ _ਕਰਕੇ 
ਜਾਣਾ ਹੈ ਜਿਸ ਨਾਲ ਉਨ੍ਹਾਂ ਨੂੰ ਦਰ ਦਰ ਦੀਆਂ ਠੌਕਰਾਂ ਨਾ ਖਾਣੀਆਂ ਪੈਣ । ਏਸ ਕਠੌਰ, ਹਮਦਰਦੀ ਰਹਿਤ ` 
ਹਾਲਤ ਦਾ ਉਸ ਨੂੰ ਪੂਰਾ ਅਨੁਭਵ ਹੈ । ਆਪਣੇ ਮੰਡਿਆਂ ਨੂੰ ਉਹ ਉਨ੍ਹਾਂ ਮੁਸ਼ਕਲ ਹਾਲਤਾਂ ਵਿਚ ਪੈਣ ਨਹੀ” ਦੇਣਾ 
ਚਾਹੁੰਦਾ ਜੋ ਸਾਰੀਆਂ ਉਮੀਦਾਂ-ਉਮੰਗਾਂ ਤੇ ਪਾਣੀ ਵੇਰ ਦਿੰਦੀਆਂ ਹਨ, ਹਿੰਮਤ-ਚੌਸਲੇ ਨੂੰ ਤੋੜ ਕੇ ਰੱਖ ਦਿੰਦੀਆਂ ਹਨ । 
ਉਸ ਨੇ ਉਹ ਸਾਰੀਆਂ ਮੰਜ਼ਲਾਂ ਜੌ ਇਕੋ ਵੇਲੇ ਜ਼ਿੰਦਗੀ ਦੇ ਲੋੜੀ'ਦੇ ਹਿਸੇ ਹਨ, ਆਪ ਤੈਅ ਕਰ ਲਈਆਂ ਹਨ ਅਤੇ ਜ਼ਿੰਦਗੀ 
ਨੂੰ ਵਪਾਰ ਦੇ ਸਿਧਾਂਤਾਂ ਤੇ ਚਲਾਏ ਬਿਨਾਂ ਉਹ ਏਨਾਂ ਵਿਚੋ` ਇਕ ਵੀ ਮੰਜ਼ਿਲ ਪਾਰ ਨਹੀਂ ਕਰ ਸਕਦਾ 

ਏਸ ਸਭਿਅਤਾ ਦਾ ਦੂਸਰਾ ਸਿਧਾਂਤ ਹੈ '808111055 15 30511;855' ਅਰਥਾਤ ਵਪਾਰ ਵਪਾਰ ਹੈ । ਉਸ 
ਵਿਚ ਭਾਵੁਕਤਾ ਲਈ ਗ੍ਰੰਜ਼ਾਇਸ਼ ਨਹੀਂ” । ਪੁਰਾਣੇ ਜੀਵਨ-ਸਿਧਾਂਤ ਵਿਚ ਉਹ ਲੱਠਮਾਰ ਸਾਫਗੋਈ ਨਹੀ” ਹੈ, ਜੋ ਬੇਸ਼ਰਮੀ 
ਕਹੀ ਜਾ _ਸਕ੍ਦੀ ਹੈ ਅਤੇ ਜੋ ਇਸ ਨਵੇ ਸਿਧਾਂਤ ਦੀ ਆਤਮਾ ਹੈ । ਜਿਥੇ ਲੈਣ-ਦੇਣ ਦਾ ਸਵ'ਲ ਹੈ, ਰੁਪੈ-ਪੈਸੇ ਦਾ 
ਮਾਮਲਾ ਹੈ, ਉਥੇ ਨਾ ਦੋਸਤੀ ਦਾ _ਗ਼ੁਜ਼ਾਰਾ ਹੈ, _ਨਾ ਲਿਹਾਜ਼ ਦਾ, ਨਾ ਇਨਸਾਨੀਅਤ ਦਾ, ਬਿਜ਼ਨਿਸ ਵਿਚ ਦੋਜਤੀ 
ਕੈਸੀ ? ਜਿਥੇ ਕਿਸੇ ਨੇ ਏਸ ਸਿਧਾਂਤ ਦੀ ਢਾਲ ਬਣਾਈ ਤੁਸੀ ਲਾਜ਼ਵਾਬ ਹੋਏ । ਫੇਰ ਤੁਹਾਡੀ ਜ਼ਬਾਨ ਨਹੀ” ਖੁਲ੍ਹ 


1 


ਸਕਦੀ । ਇਕ ਸੱਜਣ ਲੌੜੋ' ਲਾਚਾਰ ਹੋ ਕੇ ਆਪਣੇ ਕਿਸੇ ਮਹਾਜਨ ਦੋਸਤ ਕੌਲ ਜਾਂਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਕੁਝ 
ਮਦਦ ਕਰੇ । ਇਹ ਵੀ ਉਮੀਦ ਕਰਦੇ ਹਨ ਕਿ ਸ਼ਾਇਦ ਉਹ ਦਰ ਕੁਝ ਘਟਾ ਦੇਵੇ, ਪਰ ਜਦ ਦੇਖਦੇ ਹਨ ਕਿ ਇਹ ਮਹਾਂ 
ਪੁਰਸ਼ ਮੇਰੇ ਨਾਲ ਵੀ ਉਹੋ ਕਾਰੌਬਾਰੀ ਵਰਤਾਰਾ ਕਰ ਰਹੇਂ ਹਨ, ਤਾਂ ਕੁਝ ਰਿਆਇਿਤ ਦੀ ਬੇਨਤੀ ਕਰਦੇ ਹਨ, ਮਿੱਤਰਤਾ 
ਅਤੇ ਨੋੜਤਾ ਦੇ ਅਧਾਰ ਤੇ ਅੱਖਾਂ ਵਿਚ ਹੰਝੂ ਭਰ ਕੇ ਬੜੀ ਕਰੁਣ ਅਵਾਜ਼ ਵਿਚ ਕਹਿੰਦੇ ਹਨ--ਮਹਾਰਾਜ, ਮੈ'`ਇਸ 
ਸਮੇ ਬੜਾ ਪਰੇਸ਼ਾਨ ਹਾਂ, ਨਹੀ ਤਾਂ ਤੁਹਾਨੂੰ ਕਸ਼ਟ ਨਾ ਦਿੰਦਾ, ਰੱਥ ਦੇ ਵਾਸਤੇ ਮੋਰੇ ਹਾਲ ਤੇ ਰਹਿਮ ਕਰੋ । ਸਮਝ 
ਲੈਣਾ ਕਿ ਇਕ ਪੁਰਾਣੇ ਦੋਸਤ......ਉੰਥੇ ਹੀ ਗੁੱਲ ਟੁੱਕ ਕੇ ਹੁਕਮ ਦੇ ਸੁਰ ਵਿਚ ਫੋਰਮਾਇਆ ਜਾਂਦਾ ਹੈ ਪਰ ਜਨਾਬ 
ਤਰਸੀ 'ਬਿਜ਼ਹਿਸ ਇਜ਼ ਬਿਜ਼ਨਿਸ' ਇਸਨੂੰ ਭੁੱਲ ਜਾਂਦੇ ਹੋ । ਉਸ ਦਿਨ ਦੀਨ ਪ੍ਰਾਰਥੀ ਤੇ ਜਿਵੇਂ ਬੰਬ ਦਾ ਗੋਲਾਂ 
ਫਟਿਆ । ਹੁਣ ਉਸ ਦੇ ਕੌਲ ਕੋਈ ਤਰਕ ਨਹੀਂ, ਦਲੀਲ ਨਹੀ । ਚੁਪ ਚਾਪ ਉਠ ਕੇ ਆਪਣੇ ਰਾਹ ਲਗਦੈ ਜਾਂ ਫੈਰ 
ਆਪਣੇ ਵਪਾਰਕ ਸਿਧਾਂਤ ਦੇ ਭਗਤ ਮਿੱਤਰ ਦੀਆਂ ਸਾਰੀਆਂ ਸ਼ਰਤਾਂ ਕਬੂਲ ਕਰ ਲੈ'ਦਾ ਹੈ । 

ਮਹਾਜਨੀ ਸਭਿਅਤਾ ਨੇ ਦੁਨੀਆਂ ਵਿਚ ਜੌ ਨਵੀਆਂ ਰੀਤੀਆਂ-ਨੀਤੀਆਂ ਚਲਾਈਆਂ ਹਨ, ਉਨ੍ਹਾਂ ਵਿਚ“ ਸਭ 
ਤੋਂ` ਵੱਧ ਅਤੇ ਖੂਨ ਚੂਸ਼ੂ ਇਹੋ ਵਪਾਰ ਵਾਲਾ ਸਿਧਾਂਤ ਹੈ । ਮੀਆਂ-ਬੀਵੀ ਵਿਚ ਬਿਜ਼ਨਿਸ, ਪਿਓ ਪੁੱਤਰ ਵਿਚ ਬਿਜ਼ਨਿਸ, 
ਗੁਰੂ-ਚੇਲੇ ਵਿਚ ਬਿਜ਼ਨਿਸ । ਸਾਰੇ ਮਨੱਖੀ ਅਧਿਆਤਮਕ ਅਤੇ ਸ਼ਮਾਜਕ ਮੋਹ-ਰਿਸ਼ਤੇ ਖਤਮ । ਆਦਮੀ ਆਦਮੀ 
ਵਿਚਕਾਰ ਬੱਸ ਕੋਈ ਲਗਾਉ ਹੈ ਤਾਂ ਬਿਜ਼ਨਿਸ ਦਾ, ਲਾਨਤ ਹੈ ਇਸ ਬਿਜ਼ਨਿਸ ਤੇ । ਕੁੜੀ ਜੇ ਮੰਦੇਭਾਗੀ ਕੁਆਰੀ ਰਹਿ 
ਗਈ ਅਤੇ ਆਪਣੇ ਰੁਜ਼ਗਾਰ ਦਾ ਕੋਈ ਉਪਾਅ ਨਾ ਕਰ ਸਕੀ ਤਾਂ ਪਿਓ ਦੇ ਘਰ ਹੀ ਨੌਕਰਾਣੀ ਬਨਣਾ 'ਪੈ ਜਾਂਦਾ ਹੈ । 
ਉੱਝ ਮੁੰਡੇ-ਕੁੜੀਆਂ ਸਾਰੇ ਘਰਾਂ ਵਿਚ ਹੀ ਕੰਮ ਕਰਦੇ ਹਨ, ਪਰ ਕੋਈ ਉਨ੍ਹਾਂ ਨੂੰ ਨੌਕਰ ਨਹੀ” ਸਮਝਦਾ, ਪਰ ਏਸ 
ਮਾਹਜਨੀ ਸਭਿਅਤਾ ਵਿਚ ਕੜੀ ਇਕ ਖਾਸ ਉਮਰ ਤੱ“ ਬਾਅਦ ਨੌਕਰਾਣੀ ਅਤੇ ਆਪਣੇ `ਭਰਾਵਾਂ ਦੀ ਮਜ਼ਦੂਰਨੀ ਬਣ 
_ ਜਾਂਦੀ ਹੈ । ਸਤਿਕਾਰ ਯੌਗ ਪਿਤਾ ਜੀ ਵੀ ਆ4ੜੇ ਪਿਤਾ-ਭਗਤ ਪ੍ਰੱਤਰ ਦੇ ਨੌਕਰ ਬਣ ਜਾਂਦੇ ਹਨ ਅਤੇ ਮਾਂ ਆਪਣੇ ਸਪੁੱਤਰ 
ਦੀ ਨੌਕਰਾਣੀ, ਭਾਈਚਾਰਾ-ਸਬੈਧੀ ਤਾਂ ਕਿਸੇ ਗਿਣਤੀ ਵਿਚ ਹੀ ਨਹੀ” । ਭਰਾ ਵੀ ਭਰਾ ਦੇ ਘਰ ਆਵੇ ਤਾਂ ਪ੍ਰਾਹੁਣਾ 
ਹੈ । ਅਕਸਰ ਤਾਂ ਉਸਨੂੰ ਪ੍ਰਾਹੁਣਚਾਰੀ ਦਾ ਬਿਲ ਵੀ ਤਾਰਣਾ ਪੈਦਾ ਹੈ । ਏਸ ਸਭਿਅਤਾ ਦੀ ਆਤਮਾ ਹੈ ਵਿਅਕਤੀ- 
ਵਾਦ, ਤੁਸੀ ਸਵਾਰਥੀ ਬਣੇ, ਸਭ ਕੁਝ ਆਪਣੇ ਲਈ ਕਰੋ ! 

ਪਰ ਇਥੇ ਵੀ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ । ਉਹੋ ਮਾਣ-ਇੱਜ਼ਤ, ਉਹੋ ਭਵਿੱਖ ਦੀ ਚਿੰਤਾ, 
ਉਹੋ ਆਪਣੇ ਮਗਰੋਂ“ ਬੀਵੀ<ਬੱਚਿਆਂ ਦੇ ਗੁਜ਼ਾਰੇ ਦਾ ਸਵਾਲ, ਉਹੋਂ ਨੁਮਾਇਸ਼ ਅਤੇ ਦਿਖਾਵੇ ਦੀ ਲੋੜ ਹਰ ਇਕ ਦੀ 
ਧੌਣ ਤੇ ਸਵਾਰ ਹੈ, ਅਤੇ ਉਹ ਹਿੱਲ ਨਹੀ ਸਕਦਾ । ਉਹ ਏਸ ਸਭਿਅਤਾ ਦੈ ਨੀਤੀ-ਨਿਯਮਾਂ ਦਾ ਪਾਲਨ ਨਾ ਕਰੇ ਤਾਂ 
ਉਸਦਾ ਭਵਿੱਖ ਹਨੇਰਾ ਹੈ । 

ਹੁਣ ਤੱਕ ਦੁਨੀਆਂ ਲਈ ਇਸ ਸਭਿਅਤਾ ਦੀ _ਰੀਤੀ-ਨੀਤੀ ਪਿਛੇ ਲੱਗਣ ਤੋਂ ਸਿਵਾ ਹੋਰ ਕੋਈ ਉਪਾਅ 
ਨਹੀ ਸੀ, ਉਸਨੂੰ ਝੱਖ ਮਾਰ ਕੇ ਉਸਦੇ ਹੁਕਮਾਂ ਸਾਂਹਮਣੇ ਸਿਰ ਝੁਕਾਉਣਾ ਪੈਦਾ ਸੀ । ਸਾਰੀ ਦੁਨੀਆਂ ਉਸ ਦੇ 
ਚਰਨਾਂ ਵਿਚੁ ਨੱਕ ਰਗੜ ਰਹੀ ਸੀ । ਬਾਦਸ਼ਾਹ ਉਸ ਦਾਂ ਬੇਦਾ, ਵਜ਼ੀਰ ਉਸਦੇ ਗੁਲਾਮ, ਸੰਧੀ-ਝਗੜੇ ਦੀ ਕੁੰਜੀ ਉਸ ਦੇ 
ਹੱਥ ਵਿਚ, ਦੁਨੀਆਂ ਉਸਦੀਆਂ ਮਹਾਨ ਇਛਾਵਾਂ ਸਾਹਮਣੇ ਸਿਰ ਝੁਕਾਏ ਹੋਏ, ਹੱਰ ਮੁਲਕ ਵਿਚ ਉਸਦਾ ਬੋਲ-ਬਾਲਾ । 

ਪਰ ਹੁਣ ਨਵੀ ਸਭਿਅਤਾ ਦਾ ਸੂਰਜ ਦੂਰ ਪੱਛਮ ਤੋ ਉਦੈ ਹੋ ਰਿਹਾ ਹੈ, ਜਿਸਨੇ ਏਸ ਨਾਰਕੀ ਮਹਾਜਨਵਾਦ 
ਜਾਂ ਪ੍ਰੰਜੀਵਾਦ ਦੀਆਂ ਜੜ੍ਹਾਂ ਪੁੱਟ ਕੇ ਸੁਟ ਦਿਤੀਆਂ ਹਨ, ਜਿਸਦਾ ਮ੍ਰਲ ਸਿਧਾਂਤ ਇਹ ਹੈ ਕਿ ਹਰ ਆਦਮੀ, ਜੋ ਆਪਣੇ 
ਸਰੀਰ ਜਾਂ ਦਿਮਾਗ ਨਾਲ ਮਿਹਨਤ ਕਰਕੇ ਕ੍ਰਝ ਪੈਂਦਾ ਕਰ ਸਕਦਾ ਹੈ, ਰਾਜ ਅਤੇ ਸਮਾਜ ਦਾ ਪਰਮ ਆਦਰ ਯੌਗ 
ਮੈਂਬਰ ਹੋ ਸਕਦਾ ਹੈ ਅਤੇ ਜੋ ਸਿਰਫ ਦੂਜਿਆਂ ਦੀ ਮਿਹਨਤ ਜਾਂ ਬਾਂਪ-ਦਾਦਿਆਂ ਦੇ ਜੌੜੇ ਹੋਏ ਧਨ ਤੇ ਰਈਸ ਬਣਿਆਂ 
ਫਿਰਦਾ ਹੈ, ਉਹ ਸਭ ਤੋ ਨੀਚ ਪ੍ਰਾਣੀ ਹੈ । ਉਸਨੂੰ ਰਾਜ-ਪ੍ਰਬੋਧ ਵਿਚ ਰਾਇ ਦੇਣ ਦਾਂ ਹੱਕ `ਨਹੀਂ' ਅਤੇ ਉਹ ਨਾਗ- 
ਰਿਕਤਾ ਦੇ ਹੱਕਾਂ ਦਾ ਵੀ ਪਾਤਰ ਨਹੀ । ਮਹਾਜਨ ਏਸ਼ ਨਵੀ' ਲਹਿਰ ਤੋ ਬਹੁਤ ਬੇਚੈਨ ਹੋ -ਕੇ ਬੌਖਲਾਇਆ 
ਫਿਰ ਰਿਹਾ ਹੈ ਅਤੇ ਸਾਰੀ ਦੁਨੀਆਂ ਦੇ ਮਹਾਜਨਾਂ ਦੀ ਸ਼ਾਮਲ _ਆਵ'ਜ਼ ਏਸ ਨਵੀਂ ਸਭਿਅਤਾ ਨੂੰ ਕੋਸ ਰਹੀ ਹੈ, ਉਸ 
ਨੂੰ ਸਰਾਪ ਦੇ ਰਹੀ ਹੈ । ਵਿਅਕਤੀ ਦੀ ਅਜ਼ਾਦੀ, ਧਾਰਮਕ-ਵਿਸ਼ਵਾਸ ਦੀ ਆਜ਼ਾਦੀ, ਆਪਣੀ ਅੰਤਰਮਾਤਮਾ ਦੇ ਆਦੇਸ਼ 
ਤੇ ਚਲਣ ਦੀ ਆਜ਼ਾਦੀ--ਉਹ ਏਨਾਂ ਸਾਰਿਆ ਦੀ ਘਾਤਕ, ਗਲਾ ਘੱਟਣ ਵਾਲੀ ਦੱਸੀ ਜਾ ਰਹੀ ਹੈ । ਉਨ੍ਹਾਂ ਸਾਰਿਆਂ 


42 


` ਸਾਧਨਾਂ -ਤੋਂ ਜੋ ਪੰਸੇ ਵਾਲਿਆਂ ਲਈ ਸੌਖੇ ਹਨ, ਕੰਮ ਲੈ ਕੇ ਉਸ ਵਿਰੁੱਧ ` ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਸਚਾਈ ਜੋ 
ਏਸ ਸਾਰੇ ਹਨੇਰੇ ਨੂੰ ਚੀਰ ਕੇ ਦੁਨੀਆਂ ਵਿਚ ਆਪਣੀ ਜੋਤ ਦਾ ਉਜਾਲਾ ਫੈਲਾ ਰਹੀ ਹੈ । 
ਨਿਰਸੰਦੇਹ ਏਸ ਨਵੀਂ ਸਭਿਅਤਾ ਨੇ ਵਿਅਕਤੀ-ਸੁਤੌਤਰਤਾ ਦੇ ਪੰਜੇ, ਨਹੁੰ ਤੇ ਦੰਦ ਭੈਨ ਦਿਤੇ ਹਨ । ਉਸਦੇ 
ਰਾਜ਼ ਵਿਚ ਹੁਣ ਇਕ ਪੂੰ ਜੀਪਤੀ ਲੱਖਾਂ ਮਜ਼ਦੂਰਾਂ ਦਾ ਖੂਨ ਪੀ ਕੇ_ਮੌਟਾ ਨਹੀਂ ਹੋ ਸਕਦਾ । ਉਸ ਨੂੰ ਹੁਣ ਇਹ ਅਜ਼ਾਦੀ 
ਨਹੀਂ” ਕਿ ਆਪਣੇ ਮੁਨਾਫੇ ਲਈ ਸਧਾਰਣ ਲੋੜਾਂ ਦੀਆਂ ਚੀਜ਼ਾਂ ਦੇ ਭਾਅ ਚੜ੍ਹਾ ਸਕੇ, ਦੂਸਰੇ ਆਪਣੇ ਮਾਲ ਦੀ ਖਪਤ 
ਲਈ ਜੰਗ ਕਰਵਾ ਦੇਵੇ, ਗੋਲਾ-ਬਰੂਦ ਤੇ ਜੰਗੀ ਸਮਾਨ ਬਣਾ ਕੇ ਕਮਜ਼ੋਰ ਦੇਸ਼ਾਂ ਨੂੰ ਕੁਚਲੇ । ਜੇ ਇਸ ਗੱਲ ਦੀ ਅਜ਼ਾਦੀ 
ਹੀ ਅਜ਼ਾਦੀ ਹੈ ਤਾਂ ਨਿਰਸੰਦੇਹ ਨਵੀਂ ਸਭਿਅਤਾ ਵਿਚ ਅਜ਼ਾਦੀ ਨਹੀਂ, ਪਰ ਜੇ ਅਜ਼ਾਦੀ ਦਾ ਅਰਥ ਇਹ ਹੈ ਕਿ 
ਅਮ ਲੌਕਾਂ ਨੂੰ ਹਵਾਦਾਰ ਮਕਾਨ, ਸਿਹਤਮੰਦ ਭੋਜਨ, ਸਾਫ਼ ਸੁਥਰੇ ਪਿੰਡ, ਮਨੋਰੈਜਨ ਅਤੇ ਕਸਰਤ ਦੀਆਂ ਸਹੂਲਤਾਂ, 
ਬਿਜਲੀ ਦੇ ਪੁੱਖੇ ਅਤੇ ਰੌਸ਼ਨੀ, ਸਸਤਾ ਅਤੇ ਸੇਖ ਨਾਲ ਮਿਲਦੇ ਇੰਨਸਾਫ ਦੀ ਪ੍ਰਾਪਤੀ ਹੋਵੇ ਤਾਂ ਏਸ ਸਮਾਜਕ ਢਾਂਚੇ ਵਿਚ 
ਜੋ ਸੁਤੰਤਰਤਾ ਅਤੇ ਅਜ਼ਾਦੀ ਹੈ ਉਹ ਦੁਨੀਆਂ ਦੀ ਕਿਸੇ ਸਭ ਤੋ ਵੱਧ ਸਤਿਅ ਕਹਾਉਣ ਵਾਲੀ ਜਾਤੀ ਨੂੰ ਵੀ ਸੌਖੀ 
ਤਰ੍ਹਾਂ ਹਾਸਲ ਨਹੀ” ਹੈ । ਧਰਮ ਦੀ ਸੁਤੋਤਰਤਾ ਦਾ ਅਰਥ ਜੇ ਪੁਰੋਹਤਾਂ, ਪਾਦਰੀਆਂ, ਮੁੱਲਾਵਾਂ ਦੀ ਮੁਫਤਖੋਰ ਜਮਾਤ ਦੇ 
ਦੈਭੀ ਉਪਦੇਸ਼ਾਂ ਅਤੇ ਅੰਧ-ਵਿਸ਼ਵਾਸੀ ਰੂੜ੍ਹੀਆਂ ਮਗਰ ਲੱਗਣਾ ਹੈਤਾਂ ਨਿਰਸੰਦੇਹ ਉਥੇ ਇਸ ਤਰ੍ਹਾਂ ਦੀ ਸੁਤੌਤਰਤਾ ਦੀ 
ਅਣਰੋ'ਦ ਹੈ, ਪਰ ਧਰਮ=ਸੁਤੌਤਰਤਾ ਦਾ ਅਰਬ ਜੇ ਲੋਕ-ਸੇਵਾ, ਸਹਿਣ-ਸ਼ੀਲਤਾ, ਸਮਾਜ ਲਈ ਵਿਅਕਤੀ ਦੀ ਕੁਰਬਾਨੀ, 
ਨੇਕਨੀਅਤੀ, ਸਰੀਰ ਅਤੇ ਮਨ ਦੀ ਪਵਿੱਤਰਤਾ ਹੈ ਤਾਂ ਏਸ ਸਭਿਅਤਾ ਵਿਚ ਧਰਮ ਆਚਰਣ ਦੀ ਅਜ਼ਾਦੀ ਹੈ, ਹੋਰ ਦੇਸ਼ਾਂ 
ਨੂੰ ਉਸ ਦੇ ਦਰਸ਼ਨ ਵੀ ਨਹੀਂ' ਹੁੰਦੇ । 
ਜਿਥੇ ਧਨ ਦੇ ਘਾਟੇ-ਵਾਧੇ ਦੇ ਅਧਾਰ ਤੇ ਨਾਤਰਾਬਰੀ ਹੈ ਉਥੇ ਈਰਖਾ, ਜੋਰ-ਜਬਰਦਸਤੀ, ਬੇਇਮਾਨੀ, ਝੂਠ, 
ਝੂਠੇ ਦੌਸ਼-ਸ਼ਕਾਇਤਾਂ, ਵੇਸਵਾ ਬਿਰਤੀ, ਵਿੱਤਚਾਰ ਅਤੇ ਸਾਰੀ ਦੁਨੀਆਂ ਦੀਆਂ ਬੁਰਾਈਆਂ ਲਾਜ਼ਮੀ _ਜੂਪ ਵਿਚ ਮੌਜ਼ੂਦ 
ਹਨ । ਜਿਥੋਂ ਧਨ ਦੀ ਵਧੀਕੀ ਨਹੀਂ, ਜ਼ਿਆਦਾਤਰ ਮਨੁੱਖ ਇਕੌ ਸਥਿਤੀ ਵਿਚ ਹਨ, ਉਥੇ ਸਾੜਾ ਕਿਉ” ਹੋਵੇ ਅਤੇ ਜ਼ਬਰ 
ਕਿਉ” ਹੋਵੇ ਅਤੇ ਸਤੀਤਵ-ਵਿਕਰੀ ਕਿਉ” ਹੋਵੇ, ਝੂਠੇ ਮੁਕਦਮੇ ਕਿਉ” ਚਲਣ ਅਤੇ ਚੌਰੀ- ਦੀਆਂ ਵਾਰਦਾਤਾਂ _ 
ਕਿਉ” ਰੋਣ ? ਇਹ ਸਾਰੀਆਂ ਬੁਰਾਈਆਂ ਤਾਂ ਦੌਲਤ ਦੀ ਦੇਣ ਹੈ, ਪੈਸੇ ਦਾ ਪ੍ਰਸ਼ਾਦ ਹੈ, ਮਹਾਜਨੀ ਸਭਿਅਤਾ ਨੇ, ਏਨ੍ਹਾਂ 
ਦੀ ਸ੍ਰਿਸ਼ਟੀ ਕੀਤੀ ਹੈ । ਉਚੋ ਏਨਾਂ ਨੂੰ ਪਾਲਦੀ ਹੈ ਅਤੇ ਉਹੋ ਇਹ ਵੀ ਜਾਹੁੰਦੀ ਹੈ ਕਿ ਜੋ ਕੁਚਲੇ, ਪੀੜਤ ਅਤੇ ਅਧੀਨ 
ਹਨ, ਉਹ ਇਸ ਨੂੰ ਰੱਬੀ ਵਿਧਾਨ ਮੰਨ ਕੇ ਆਪਣੀ ਸਥਿਤੀ ਤੇ ਸੋਤਸ਼ਟ ਰਹਿਣ । ਉਨ੍ਹਾਂ ਵਲੋ ਜ਼ਰਾ ਜਿੰਨੀ ਵੀ ਬਗਾਵਤ- 
ਵਿਰੋਧ ਦਾ ਜ਼ਬਜ਼ਾ ਦਿਖਾਇਆ ਗਿਆ ਤਾਂ ਉਨ੍ਹਾਂ ਦਾ ਸਿਰ ਕੁਰਲਣ ਲਈ ਪੁਲਸ ਹੈ, ਅਦਾਲਤ ਹੈ, ਕਾਲਾ ਪਾਣੀ ਹੈ । 
ਤੁਸੀ ਸ਼ਰਾਬ ਪੀ ਕੇ ਉਸ ਦੇ ਨਸ਼ੇ ਤੋ" ਬਚ ਨਹੀਂ ਸਕਦੇ । ਅੱਗ ਲਾ ਕੇ ਚਾਹੋ ਕਿ ਲਾਟਾਂ ਨਾ ਉਠਣ, ਅਸੰਭਵ ਹੈ । 
ਪੈਸਾ ਆਪਣੇ ਨਾਲ _ਇਹ ਸਾਰੀ ਦੁਨੀਆਂ ਲਿਆਉ'ਦਾ ਹੈ, ਜਿੰਨ੍ਹਾਂ ਨੇ ਦੁਨੀਆਂ ਨੂੰ ਨਰਕ ਬਣਾ ਦਿੱਤਾ ਹੈ । ਏਸ ਪੈਸਾ- 
ਪੂਜਾ ਨੂੰ ਹਟਾ ਦਿਓ, ਸਾਰੀਆਂ ਬੁਰਾਈਆਂ ਆਪਣੇ ਆਪ ਮਿਟ ਜਾਣਗੀਆਂ , ਜੜ੍ਹ ਨਾ ਫਰੋਲ ਕੇ ਸਿਰਫ ਫੰਗਸ ਦੀਆਂ 
` ਪੱਤੀਆਂ ਤੌੜਨਾ ਫਜ਼ੂਲ ਹੈ । ਇਹ ਨਵੀਂ ਸਭਿਅਤਾ ਅਮੀਰੀ ਨੂੰ ਛੋਟਾਪਣ ਅਤੇ ਸ਼ਰਮਨਾਕ ਅਤੇ ਘਾਤਕ ਜ਼ਹਿਰ ਸਮਝਦੀ 
ਹੈ । ਉਥੇ ਕੋਈ ਆਦਮੀ ਅਮੀਰਾਨਾ ਢੰਗ ਨਾਲ ਰਹੇ ਤਾਂ ਲੋਕਾਂ ਦੀ ਈਰਖਾ ਦਾ ਪਾਤਰ ਨਹੀਂ ਹੁੰਦਾ, ਸਗੋ” ਤੁੱਛ ਅਤੇ 
ਨੀਚ ਸਮਝਿਆ ਜਾਂਦਾ ਹੈ । ਗਹਿਣਿਆਂ ਨਾਲ ਲੱਤੀ ਕੌਈ ਔਰਤ ਸ਼ੌੌਟਰੀ ਨਹੀਂ ਬਣਦੀ, ਨਫਰਤ ਦੀ ਪਾਤਰ ਬਣਦੀ 
ਹੈ । ਸਧਾਰਣ ਜਨ-ਸਮਾਜ ਤੋ ਉੱਚਾ ਰਹਿਣ ਸਹਿਣ ਰੱਖਣਾ ਉਥੇ ਬੇਹੂਦਗੀ ਸਮਝੀ ਜਾਂਦੀ ਹੈ । ਸ਼ਰਾਬ ਪੀਕੇ ਉਥੇ 
ਬਹਿਕਿਆ ਨਹੀਂ ਜਾ ਸਕਦਾ, ਵੱਧ ਸ਼ਰਾਬਨੋਜ਼ੀ ਉਥੇ ਦੋਸ਼ ਸਮਝਿਆ ਜਾਂਦਾ ਹੈ, ਧਾਰਮਕ ਦ੍ਰਿਸ਼ਟੀ ਤੋਂ ਨਹੀਂ, ਸਗੋਂ 
ਸ਼ੁੱਧ ਸਮਾਜਕ ਦ੍ਰਿਸ਼ਟੀ ਤੋਂ, ਕਿਉ'ਕਿ ਸ਼ਰਾੜਖੌਰੀ ਨਾਲ ਆਦਮੀ ਵਿਚੋ“ ਧੀਰਜ ਅਤੇ _ਤਠਾਲੀਫਾਂ ਝੱਲਣ, ਅਧਿਐਨ ਅਤੇ 
`ਮਿਹਨਤੀਪਣੇ ਦਾ ਅੰਤ ਹੋ ਜਾਂਦਾ ਹੈ । 
ਹਾਂ, ਏਸ ਸਮਾਜਕ ਢਾਂਚੇ ਨੇ ਆਦਮੀ ਨੂੰ ਇਹ ਅਜ਼ਾਦੀ ਨਹੀ” ਦਿਤੀ ਹੈ ਕਿ ਆਮ ਲੌਕਾਂ ਨੂੰ ਆਪਣੀਆਂ 
ਇੱਛਾਵਾਂ ਦੀ ਤਿ੍‌ਪਤੀ ਦਾ ਸਾਧਨ ਬਣਾਵੇ ਅਤੇ ਤਰ੍ਹਾਂ ਤਰ੍ਹਾਂ ਦੇ ਬਹਾਨਿਆਂ ਨਾਲ ਉਨ੍ਹਾਂ `ਦੀ ਮਿਹਨਤ ਦਾ ਫਾਇਦਾ 
ਉਠਾਵੇ ਜਾਂ ਸਰਕਾਰੀ ਰੁਤਥਾ ਹਾਸਲ ਕਰਕੇ ਮੋਟੀਆਂ ਮੋਟੀਆਂ ਤਨਖਾਹਾਂ ਉਡਾਵੇਂ ਅਤੇ ਮੁੱਛਾਂ ਨੂੰ ਤਾਅ ਦਿੰਦਾ ਫਿਰੇ 1 
1 (ਤਾਕੀ ਸਫਾ 43) ਰ੍ 


ਹੋਰ 


ਕਹਾਣੀ 


` ਉਹ ਉਹਦੀ ਪਰੇਸ਼ਾਨੀ ਦਾ ਕਾਰਨ ਤਾੜ ਗਿਆ 
ਸੀ -- ਐ ਨਹੀ ਉਤਰਨਾ ਮਾਸਟਰ ! ਆ, ਤੇਲ ਚ 
ਧੇ ਲੈ - ਆਖ ਕੇ ਉਸ ਸਾਥੀ ਨੇ ਉਹਨੂੰ ਆਪਣੇ ਨਾਲ 
ਚਲਣ ਦਾ ਇਸ਼ਾਰਾ ਕੀਤਾ । 

ਵੱਡੇ - ਸਾਰੇ ਟੱਥ ਵਿਚ ਘਟੀਆ ਕਿਸਮ ਦਾ 
ਮਿੱਟੀ ਦਾ ਤੇਲ .ਪਿਆ ਸੀ । ਦੌਹਵਾਂ ਨੇ ਆਪਣੀਆਂ 
ਬਾਹਵਾਂ ਨੂੰ ਕੂਹਣੀਆਂ ਤਕ ਡੁਬੋ ਕੇ ਤੇਲ ਨਾਲ ਮਲੀਆਂ । 
ਹੁਣ ਤਲੀਆਂ ਤੇ ਬਾਹਵਾਂ ਨਾਲ ਲੱਗੀ ਸਾਰੀ ਬਿੰਦੀ 
ਕਾਲਖ ਲੱਥ ਗਈ ਸੀ, ਪਰ ਉਹਨੂੰ ਲਗਾ ਜਿਵੇ” ਦੋਹਵਾਂ 
ਬਾਹਵਾਂ ਵਿਚ ਅਦਿਖ ਕੀੜੀਆਂ ਗੀਗ.,ਰਹੀਆਂ ਹੋਣ । 
ਮਿੱਟੀ ਦੇ ਤੇਲ ਦੀ ਬੂ ਕਾਰਨ _ਉਹਦਾ ਜੀ ਕੱਚਾ -- 
ਜਿਹਾ ਹੋ ਗਿਆ । ਇਸ ਖਿੱਝ ਤੇ ਗੈਧ ਤੇ" ਖਹਿੜਾ ਛਡਾ- 
ਉਣ ਲਈ ਉਹ ਨਲਕੇ ਵਲ ਹੋਇਆ । 

ਆਖ਼ਰੀ ਸਾਇਰਨ ਵੱਜ ਚੁਕਾ ਸੀ । ਪਾਣੀ ਦੇ ਹਰ 
ਇਕ ਨਲਕੇ ਉਤੇ ਅਨੇਕਾਂ ਮਜ਼ਦੂਰ ਘਿਰੇ ਹੋਏ ਸਨ । 
ਕੁਝ ਲੌਕ ਹੱਥਾਂ ਨੂੰ ਸਾਬਣ ਮਲ ਰਹੇ ਸਨ ਤੇ ਬਾਕੀ 
ਸਾਬਣ ਮਲ ਕੇ ਹੱਥਾਂ ਨੂੰ ਧੋਣ ਲਈ ਆਪਣੀ ਵਾਰੀ ਦੀ 
ਉਡੀਕ ਕਰ ਰਹੇ ਸਨ । ਉਹਨੂੰ ਦੇਖ ਕੇ ਸਾਰਿਆਂ ਦੀਆਂ 
ਅਜਨਬੀ ਨਿਗਾਹਾਂ ਉਹਦੇ ਵਲ ਲਗ ਗਟੀਆਂ । ਇਕ -- 
ਦੋ ਮਜ਼ਦੂਰਾਂ ਨੇ ਸੱਜਣਤਾ `ਦਿਖਾਉ'ਦਿਆਂ ਵਾਰੀ ਤੋ 
ਪਹਿਲਾਂ ਹੀ ਉਹਨੂੰ ਨਲਕੇ ਅਗੇ ਹੋਣ ਲਈ ਕਿਹਾ । ਕਰ ਝ 
ਸੰਕੋਚ ਮਗਰੋ ਉਹਨੇ ਅਗੇ ਹੌ ਕੇ ਪਾਣੀ ਲੈ ਲਿਆ । 
ਇਹ ਸੰਕੋਚ ਸੁਭਾਵਕ ਸੀ । ਆਪਣੀ ਵਾਰੀ ਆਉਣ ਤੋ” 
ਪਹਿਲਾਂ ਪਾਣੀ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ 
ਉਤਸਾਹਤ ਕਰਨ ਦੀ ਇੱਛਾ ਕਿਸੇ ਵਿਚ ਨਹੀਂ ਸੀ, ਉਹ 
ਦੋ ਬਿੰਦ ਪਹਿਲਾਂ ਕਈਆਂ ਕੌਲੋ' ਸੁਣ ਚੁਕਿਆਂ ਸੀ। 

ਪਰ ਉਹਨੂੰ ਪਾਣੀ ਲੈ'ਦਿਆਂ ਦੇਖ ਕੇ ਕਿਸੇ ਨੇ 


ਏਤਰਾਜ਼ ਨਾ ਕੀਤਾ । ਇਕ ਵਾਰੀ ਹੱਥ ਚੰਗੀ ਤਰ੍ਹਾਂ ਧੋ 


34 


ਸ਼ੇਖਰ ਜ਼ੋਸ਼ੀ 


ਲੈਣ ਮਗਰੋ” ਉਹਨੇ ਸੁੰਘੇ । ਮਿੱਟੀ ਦੇ ਤੇਲ ਦੀ ਗੈਧ 
ਹ'ਲੋ ਗਈ ਨਹੀ” । ਦੂਜੀ ਵਾਰੀ ਸਾਬਣ ਨਾਲ ' ਧੋਤਆਂ 
ਵੀ ਉਹਨੂੰ ਲਗਾ ਕਿ ਗੰਧ ਗਤੀ ਨਹੀ' । ਉਹਨੇ ਸਾਬਣ 
ਇਕ ਵਾਰ ਫੇਰ ਜੇਬ ਵਿਚੋ ਕਢਿਆ ਤੇ ਹੱਥਾਂ ਨਾਲ 
ਲਾਉਣਾ ਸ਼ੁਰੂ ਕਰ ਦਿੱਤਾ । 

ਘਾਸੀ ਸ਼ਵਾਦ ਲੈ-ਲੈ ਕਿੱਸਾ ਸੁਣਾਉਣ ਲੱਗ ਪਿਆ 
ਤੇ ਸਾਰੇ ਜਣੇਂ ਆਪਣਾ ਰੁਤੇਵਾਂ ਤੁੱਲ ਕੇ ਉਹਦੀ ਗੱਲ 
ਸੁਣਨ ਲਗ ਪਏ -- 

ਕਿਸੇ ਪਿੰਡ ਮਿਹਤਰ ਦੀ _ਧੀਂ ਸੀ । ਉਹ ਵਿਆਹੀ 
ਗਈ ਸ਼ਹਰ । ਤੁਹਾਨੂੰ ਪਤਾ ਹੀ _ਐ, ਪਿੰਡ ਦੇ ਮਿਹਤਰਾਂ 
ਨੂੰ ਤਾਂ ਕਦੇ ਗੈਦ ਚੁੱਕਣ ਦੀ ਲੋੜ ਹੀ ਨਹੀਂ” ਪੈਂਦੀ । 
ਨਵੀਂ-ਨਵੀ” ਸ਼ਹਰ ਗਈ ਸੀ । ਦਿਨੇ-ਰਾਤ ਨੱਕ ਚਾੜ੍ਹ 
ਕੇ ਆਪਣੈ ਖਸਮ_ ਨੂੰ ਕਿਹਾ ਕਰੇ - ਬੋ ਆਉਦੀ _ਹੈ । 
ਮਾਲਕ ਕੀ ਕਰਦਾ !ਉਹਦੀ ਖਾਤਰ ਕੌਮ ਤਾਂ ਛੱਡ 
ਨਹੀਂ ਸਕਦਾ ।_ਰੋਲੀ-ਹੌਲੀ ਕੂੜੀ ਵੀ ਕੌਮ ਤੇ ਜਾਣ 
ਲਗ ਪਈ । ਸਾਲ ਛੇ ਮਹੀਨੇ ਪਾ _ਕੇ ਮਿਹਤਰ 'ਦੀ ਸੱਸ 
ਧੀ_ ਨੂੰ ਮਿਲਣ ਆਈ । ਰਸਤੇ ਚ ਹੀ ਹੱਥ ਚ ਝਾੜ੍ਹ 
ਟੋਕਰਾ ਲਈ ਗਈ । ਮਾਂ ਪਹਲਾਂ ਤਾਂ ਲਾਡ ਨਾਲ ਧੀ ਨੂੰ 
ਗਲ ਲਗ ਕੇ ਮਿਲੀ ਤੇ ਫੇਰ ਲੱਕ ਪੱਲੋਂ ਨਾਲ ਢਕ 
ਲਿਆ। 

ਧੀ ਪੁੱਛਣੀ - ਏਂ ਅੰਮਾ ਨੱਕ ਮੂੰਹ ਕਾਹਤੋ ਢਕ 
ਲਿਆ? _ 

ਮਾ ਕਹਿੰਦੀ - ਧੀਏ, ਬੋ ਆਉਦੀ ਐ । 

ਧੀ_ਹੈਰਾਨ - ਕਾਹਦੀ ਬੋ, ਮੈਨੂੰ ਤਾਂ ਨਹੀਂ 
ਆਉਦੀ! _ . 

ਨਲਕੇ ਦੁਆਲੇ ਇਕੱਠੇ ਹੋਏ ਸਾਰੇ ਮਜ਼ਦੂਰਾਂ ਦੇ 
ਥੱਕੇ ਹੋਏ ਚਿਹਰਿਆਂ ਉਤੇ ਉਹਦੀ ਗੱਲ ਸੁਣ ਕੇ ਹਾਸਾ 
ਖ਼ਿਲਰ ਗਿਆ-। ਘਾਸੀ ਨੇ ਹੀ ਫੇਰ ਗੱਲ ਸਾਫ਼ ਕੀਤੀ - 


- 


`-ਇਹ ਭਾਈ ਵੀ ਹੁਣੇ ਹੱਥ ਨੱਕ ਅੱਗੇ ਲੈ-ਜਾ ਲੈ-ਜਾ 
: ਸੁੰਘ ਰਿਹਾ ਸੀ, ਤਾਂਹੀਓ” ਗੱਲ ਯਾਦ ਆ ਗਈ । 
ਪਹਿਲਾਂ-ਪਹਿਲਾਂ ਅਸੀ” ਵੀ ਐੱ ਹੀ ਸ੍ਰੰਘਦੇ ਹੁੰਦੇ ਸੀ । 
ਪਰ ਹੁਣ ਤਾਂ ਸਹੁਰਾ ਪਤਾ ਈ ਨਹੀ ਲਗਦਾ । ਕਣੀ 
ਰ੍ ਵਾਰੀ ਤਾ ਸਾਬਣ ਹੀ ਨਹੀਂ” ਜ਼ੁੜਦਾ, ਐ ਹੀ_ ਪ੍ਰੰਝ-ਪਾਂਝ 
ਕੇ ਰੋਟੀ ਖਾਣ ਬੈਠ ਜਾਈਦੈ । 

ਇਸ਼ਾਰਾ ਓਸੇ ਵੱਲ ਹੀ ਸੀ । ਮਖੌਲ ਦੇ ਜਵਾਬ 
ਵਿਚ ਗੰਭੀਰ ਹੋ ਜਾਣਾ ਉਹਨੂੰ ਵਾਜਬ ਨਾ_ਲੱਗਾ । 
ਸਾਰਿਆਂ ਨਾਲ ਉਹ _ਵੀ ਹੱਸ ਪਿਆ । ਪਰ _ਘਾਸੀ ਦੀ 
ਗੱਲ ਉੱਤੇ ਉਹਨੂੰ: ਰੈਚਾਨੀ ਹੋ ਰਹੀ.ਸ਼ੀ । ਤੇਲ ਦੀ 
ਐਨੀ ਤਿੱਖੀ ਬਦਬੂ ਨੂੰ ਸਾਕਣ ਨਾਲ ਹਟਾਉਣ ਤੋਂ ਬਿਠਾ 
ਬੰਦਾ ਭਲਾ ਚੈਨ ਨਾਲ ਕਿਵੇ“ ਰਹਿ ਸਕਦਾ ਹੈ । ਇਹਦਾ 
ਉਹਨੂੰ ਯਕੀਨ ਨਹੀ” ਹੋ ਰਿਹਾ ਸੀ । 

ਉਹ ਕਪੜੇ ਬਦਲ ਕੇ ਲਾਈਨ ਵਿਚ ਜਾ ਲੱਗਾ । 
ਇਕਹਰੀ ਕਤਾਰ ਦੇ.ਸ਼ੁਰੂ ਵਿਚ ਰੈਡ ਫ਼ੋਰਮੈਨ ਦੇ ਨਾਲ 
ਗੌਰੇਖਾ ਸਿਪਾਹੀ ਖੜ੍ਹਾ .ਸੀ । ਹਰ, ਇਕ ਮਜ਼ਦੂਰ ਆਪਣਾ 
ਰੋਟੀ ਵਾਲਾ ਖਾਲੀ ਡੱਝਾ ਖੋਲ੍ਹਕੇ _ਉਰਨੂੰ ਦਿਖਾਉ'ਦਾ ਤੇ 
ਫੇਰ ਦੌਹਵੇ" ਹੱਥ ਉਤੇ ਚੁੱਕ ਤੇ ਤਲਾਸ਼ੀ ਦੇਣ ਦੇ ਅੰਦਾਜ਼ 


ਵਿਚ ਖੜ੍ਹਾ ਹੋ ਜਾਂਦਾ । ਗੋਰਖਾ ਮਜ਼ਦੂਰ .ਦੀ ਛਾਤੀ, - 


ਕਮਰ ਤੇ ਜੇਬਾਂ ਟੌਹ ਕੇ ਅੱਗੇ ਵਧ . ਜਾਣ ਦਾ _ਇਸ਼ਾਰਾ 
ਕਰਦਾ । ਘਰ ਛੋਤੀ ਪਹੁੰਚਣ ਦੀ ਇੱਛਾ.ਰਖਣ ਵਾਲਿਆਂ 
ਨੂੰ ਕਤਾਰ ਦੀ ਧੀਮੀ.ਰਫ਼ਤਾਰ _ਕਾਰਨ ਝੰਜਲਾਹਟ ਹੋ 
ਰਹੀ ਸੀ ! ਇਸ 'ਝੰਜਲਾਰਟ-ਵਿਚ _ਕਦੀ-ਕਦੀ ਲੋਕ 
ਕਤਾਰ ਵਿਚ ਆਪਣੇ ਤੋ ਅਗਲੇ ਜਣੇ ਨੂੰ ਧੱਕ ਦਿੰਦੇ । 
ਵਿਚ-ਵਿਚ ਮੋਟਾ ਫ਼ੋਰਮੈਨ ਉਨ੍ਹਾਂ -ਦੀ ਇਸ ਜਲਦਬਾਜ਼ੀ 
ਨੂੰ ਕਿਸੇ _ਗੈਦੀ, ਅਸ਼ਲੀਲ _ਗੱਲ ਨਾਲ ਜੋੜ ਕੇ ਹੱਸ 
ਪੈਂਦਾ । ਉਹਨੂੰ ਫ਼ੋਰਮੈਨ ਦੀ ਇਹ ਗੱਲ ਚੰਗੀ ਨਾ ਲੱਗੀ । 
ਪਰ ਕਤਾਰ ਵਿਚੋਂ ਹੀ ਉਹਨੇ ਕਿਸੇ ਨੂੰ ਕਹਿੰਦਿਆਂ 
ਸੁਣਿਆ -- ਫ਼ੌਰਮੈਨ ਜੀ ਵੀ ਬੜੇ ਰੰਗੀਨ ਬੰਦੇ ਨੇ । 
ਸਹਿਮਤੀ ਪ੍ਰਗਟਾਉਣ ਵਾਲਾ.ਅੱਧਖੜ-ਬੰਦਾ ਸੀ, ਹਾਲੇ 
ਵੀ ਕ੍ਰਿਤਗਤਾ ਨਾਲ ਫ਼ੋਰਮੈਨ ਵਲ ਦੇਖ -ਰਿਹਾ ਸੀ-ਕਿ 
ਜਿਵੇ” ਫ਼ੌਰਮੈਨ ਨੇ ਇਹ ਮਜ਼ਾਕ ਕਰ ਕੇ ਉਹਦੇ -ਉੱਤੇ 
ਬੜੀ ਮਿਹਰ ਕਰ ਦਿੱਤੀ ਹੋਵੇ । 

ਉਰਦੀ -ਤਲਾਸ਼ੀ ਦੇਣ ਦੀ ਵਾਰੀ.ਆਗਤੀ ਸੀ । 
ਗੀੱਡੇ-ਸਿਪਾਹੀ ਨੇ ਅੱਡੀਆਂ ਚੁੱਕ_ ਕੇ-ਬੜੀ _ਔਖ਼ਿਆਈ 
ਨਾਲ `ਉਹਦੀ ਤਲਾਸ਼ੀ _ਲਈ । ਸਿਪਾਹੀ .ਦੀ ਇਸ਼ 
ਹਰਕਤ ਉੱਤੇ ਉਹਨੇ ਹੱਸਣਾ ਜ਼ਰਿਆ,-ਪਰ:ਉਹਦੇ_ਮਨ 
ਉੱਤੇ ਉਦਾਸੀ ਦੀ ਧੁੰਦ ਏਨੀ ਡ੍ਰੰਗੀ.ਛਾਈ ਹੋਈ ਸੀ.ਕਿ 
ਉਹ ਹੱਸ਼ ਨਾ ਸਕਿਆ । ਵੱਡੇ ਫਾਟਕ ਤੋਂ ਪਹਿਲਾਂ ਫੇਰ 
ਇਕਹਰੀ ਕਤਾਰ ਬਣ ਗਈ ਸੀ । ਪਰ ਇਸ ਵਾਰ ਕਤਾਰ 


ਦੇ ਪਰਲੇ ਸਿਰੇ ਤੇ ਖੜ੍ਹਾ ਸਿਪਹੀ ਤਲਾਸ਼ੀ ਨਹੀ ਸੀ ਲੈ 
ਰਿਹਾ, ਸਗੋ" ਉਹ ਇਹ ਦੇਖਣ ਲਈ ਖੜ੍ਹਾ ਸੀ ਕਿ ਕੋਈ 
ਵੀ ਜਣਾ ਟੇਢੀ ਡਿਗੀ ਪਈ ਲਕੜ ਨੂੰ ਉਲੰਘੇ ਬਿਨਾ 
ਨਾ ਚਲਾ ਜਾਏ । ਹੋਰ ਸਾਰੇਂ ਮਜ਼ਦੂਰਾਂ ਵਾਂਗ ਉਹ ਵੀ 
ਲਕੜੀ ਨੂੰ ਉਲੰਘ ਕੇ ਬਾਹਰ ਆ ਗਿਆ। ਉਹਨੇ 
ਪਿਛਾਂਹ ਮੁੜ ਕੇ ਦੇਖਿਆ, ਮਜ਼ਦੂਰ ਹਾਲੇ ਵੀ ਇਕ-ਇਕ 
ਕਰਦੇ ਲੱਕੜ ਟੱਪਦੇ ਆ ਰਹੇ ਸਨ । ਇਸ _ਟੱਪ-ਟਪਾਈ 
ਦਾ ਮਕਸਦ ਉਹ ਸਮਝ ਨਾ ਸਕਿਆ । ਗੇਟ ਤੱ ਬਾਹਰ 
ਨਿਕਲ ਕੇ ਉਹ੍ਨੇ ਮਹਸੂਸ ਕੀਤਾ, ਜਿਵੇ“ ਉਹ ਬੈਦ 
ਜੋਠੜੀ ਵਿਚੋ" ਨਿਕਲ ਕੇ ਖੁਲ੍ਹੀ ਹਵਾ ਵਿਚ ਆ ਗਿਆ 
ਹੋਤੇ। 

- ਕੀ ਆਫ਼ਤ ਆਈ ਪਈ ਐ ! ਉਹਦੇ ਮ੍ਰਹੋ” 
ਅਚਾਨਕ ਨਿਕਲਿਆ। 

ਅਣਜਾਣਤਾ ਵਿਚ ਆਖੇ ਇਹ ਬੋਲ ਨਾਲ ਚਲਣ 
ਵਾਲੇ ਬਜ਼ੁਰਗ ਨੇ ਸੂਣ ਲਏ । ਉਹਨੇ ਹੌਲੀ-ਦੇਣੀ” 
ਆਪਣੀ ਰਾਏ ਪ੍ਰਗਟ ਕੀਤੀ - ਨਵਾਂ ਆਇਆ ਲਗਦੈ” ! 
ਪਹਿਲਾਂ=ਪਹਿਲਾਂ ਐਦਾਂ ਹੀ ਲਗਦਾ ਹੈਦੈ । ਹੌਲੀ-ਹੌਲੀ 
ਆਦਤ ਪੈ ਜਾਊ । ਆਸਮਾਨ ਵਲ ਗਲ ਕਰਕੇ ਉਹ 
ਨੇ ਗੱਲ ਡੋਰੀ --_ ਉਸ _ਨੀਲੀ ਛਤਰੀ ਵਾਲੇ ਦਾ ਸ਼ੁਕਰ 
ਕਰ _ਪਈਂ ਇਥੇ ਕ੍ਰੌਮ ਖ਼ਿਲ ਗਿਆ । ਚੰਗੇ-ਭਲੋਂ ਪੜ੍ਹ - 
ਲਿਖੋ ਧੱਕੇ ਖਾਂਦੇ ਫਿਰਦੇ ਐ ; ਸਾਡੇ ਗਵਾਂਢ ਇਕ ਮੁੰਡਾ... 
ਬਜ਼ੁਰਗ ਆਪਣੇ ਅਨੂਭਵ ਦੀ ਪਟਾਰੀ ਖੌਲ੍ਹ ਕੇ ਬਹੁਤ 
ਕੁਝ ਖਲਾਰਨਾ ਚਾਹੁੰਦਾ ਸੀ, ਪਰ ਉਹਦਾ ਕਨ ਉਹਦੀਆਂ 
ਗੱਲਾਂ ਵਿਚ ਨਹੀਂ ਸੀ। ਉਹਨੇ ਉਹਨੂੰ ਕੱਨਖੀਏ” ਦੇਖਿਆ। 
,ਉਸ ਉਪਰ ਵਾਲੇ ਦੇ ਅਹਸਾਨ ਦਾ ਬੋਝ ਚੁੱਕਦਿਆਂ- 
ਚੁੱਕਦਿਆਂ ਹੀ ਜਿਵੇਂ ਉਹਦੀ ਕਮਰ ਦੂਹਰੀ ਹੋ ਗਈ 
ਸੀ । ਉਹ ਤੋਰ ਤੇਜ਼ ਕਰ ਕੇ ਅੱਗੇ ਵਧ ਗਿਆ । 

ਰਸਤੇ ਭਰ ਉਹਦੇ ਦਿਮਾਗ਼ ਵਿਚ ਓਹੀ ਸਭ ਕੁਝ 
ਘੁੰਮਦਾ ਰਿਹਾ, ਜੋ ਉਹਨੇ ਸਾਰਾ ਦਿਨ ਦੇਖਿਆ -- 
ਸੁਣਿਆ ਸੀ । ਪਾਸੀ ਤੇ ਉਸ ਬਜ਼ੁਰਗ ਦੀ ਗੱਲ ਯਾਦ 
ਆਉਣ ਤੇ ਉਹ ਸੌਚਣ ਲਗਾ, ਕੀ_ ਸੱਚੀ ਇਕ ਦਿਨ 
ਉਹ ਵੀ ਸਭ ਕੁਝ ਸਹਾਰਨ _ਦਾ ਆਦੀ ਹੋ ਜਾਏਗਾ ਤੇ 
ਨੀਲੀ ਛਤਗੀ ਵਾਲੇ ਦੇ ਅਹਸਾਨਾਂ ਦਾ ਬੋਝ ਉਹਦੀ 
ਕਮਰ ਨੂੰ ਵੀ ਉਵੇ" ਹੀ ਝੁਕਾ ਦਏਗਾ । 

ਕਾਰਖ਼ਾਨੇ ਵਿਚ ਉਹਦਾ ਇਹ ਪਹਿਲਾ ਦਿਨ ਸੀ । 

ਫੌਰ ਇਕ-ਇਕ ਕਰਕੇ ਕਈ ਦਿਨ ਬੀਤਦੇ ਗਏ । 
ਪਰ ਘੁਟਨ ਤੇ ਉਦਾਸੀ ਦੀ ਛਾਂ ਦਿਨੋਂ-ਦਿਨ ਬੋਝਲ 
ਹੈਫੀ ਗਈ । 

ਸ਼ਹਿਰ ਦੇ _ਬਾਹੁਰਵਾਰ ਕਾਰਖ਼ਾਨੇ ਦੀ ਪਹਿਲੀ 
ਸੀਟੀ ਤੇ ਹਰ ਰੋਜ਼ ਮਜ਼ਦੂਰ ਆਪਣੀ-ਆਪਣੀ ਗ੍ਰਹਸਕੀ 


ਰਨ 


ਛਡ ਕੇ. ਹੱਥਾਂ ਵਿਚ ਰੋਟੀ ਦਾ ਪੋਣਾ ਜਾਂ ਡੱਬਾ ਲਟਕਾਈ 
ਆਪਣੀ ਸ਼ੁਧ-ਬੁਧ ਗੁਆ ਕੇ ਤੇਜ਼ ਕਦਮਾਂ ਨਾਲ _ਕਾਰ- 
ਖ਼ਾਨੈ ਵਲ ਤੁਰ ਪੈਦੇ । ਦਿਨ ਭਰ ਕਾਰਖ਼ਾਨੇ ਦੀ ਖਟਰ- 
ਖਟਰ ਵਿਚ ਮਸ਼ੀਨਾਂ ਤੇ ਔਜ਼ਾਰਾਂ ਨਾਲ ਜੂਝ ਕੇ ਹਾਰੀਆਂ- 
ਹੰਭੀਆਂ ਦੇਹਾਂ ਵਾਲਾ ਇਹ ਕਾਫ਼ਲਾ ਸੌਝ ਦੇ ਧੁੰਦਲਕੇ 
ਵਿਚ ਆਪਣੇ ਘਰਾਂ ਵਲ ਤੁਰ ਪੈਦਾ । ਸਰਦੀ, ਗਰਮੀ; 
ਬਰਸਾਤ ਵਿਚ ਕਦੇ ਵੀ ਇਸ ਤਰਤੀਬ ਵਿਚ ਕਦੇ ਕੋਈ 
ਵਿਘਨ ਨਾ ਪੈਦਾ । 

ਕਾਰਖ਼ਾਨੇ ਵਿਚ ਆਪਣੇ-ਆਪਣੇ ਅੱਡੇ ਤੇ ਕੰਮ 
ਕਰਦੇ ਜਣਿਆਂ ਨੂੰ ਹਰ ਰੋਜ਼ ਸਵੇਰ ਤੋਂ ਸ਼ਾਮ ਤਕ ਇੱਕੋ 
ਜਗ੍ਹਾ, ਉਨ੍ਹਾਂ ਹੀ ਜਾਣੀਆਂ-ਪਛਾਣੀਆਂ ਹਰਕਤਾਂ ਵਿਚ 
ਦੇਖੰ ਕੇ ਉਹਨੂੰ ਲਗਦਾ ਜਿਵੇ ਉਹ ਵਰ੍ਹਿਆਂ ਤੋਂ ਏਸੇ 
ਜਗਹ ਇਸੇ ਰੂਪ ਵਿਚ ਦੇਖਦਾ ਆ ਰਿਹਾ ਹੋਵੇ । ਇਸ 
ਨੀਰਸ ਜ਼ਿੰਦਗੀ ਵਿਚ ਕੋਈ ਹਿਲਜੁਲ ਹੋ ਵੀ ਜਾਂਦੀ ਤਾਂ 
ਉਹਦਾ ਅਸਰ ਦੇਰ ਤਕ ਨਾ ਰਹਿੰਦਾ । ਛਪੜ ਦੇ ਰੁਕੇ 
ਹੋਏ ਪਾਣੀ ਵਿਚ ਢੀਮ ਸੁੱਟ ਦੇਣ ਨਾਲ ਜਿਵੇ ਬਿੰਦ ਕਰ 
ਲਈ ਹਿਲਜੁਲ ਹੁੰਦੀ ਹੈ, ਇਵੇਂ ਹੀ ਕਿਸੇ ਨਵੀ ਘਟਨਾਂ 
ਦਾ ਪ੍ਰਭਾਵ ਇਥੇ ਪੈੱਦਾ। ਇਕ-ਦੋ ਦਿਨ ਕਾਰਖ਼ਾਨੇ 
ਵਿਚ _ਉਸ ਘਟਨਾ ਦੀ ਚੁਰਚਾ ਹੁੰਦੀ ਰਹਿੰਦੀ ' ਤੇ ਫੇਰ 
ਸਭ ਕੁਝ ਪਹਿਲਾਂ ਵਾਂਗ ਸ਼ਾਂਤ ਹੋ ਜਾਂਦਾ । ਸਾਕੀ ਮਜ਼ਦੂਰਾਂ 
ਦੇ ਚਿਹਰਿਆਂ ਉੱਤੇ ਅਸਹਿ _ਦੁੱਖਾਂ-ਤਕਲੀਫ਼ਾਂ ਦੀ ਡ੍ਰੰਘੀ 
`ਛਾਪ ਸੀ, ਜੋ ਗੱਲਬਾਤ ਜਾਂ ਹਾਸੇ ਠੱਠੇ ਵਿਚ ਵੀ ਸਪਸ਼ਟ 
ਝਲਕਦੀ ਸੀ । ਕਿਜੇਂ ਤਰ੍ਹਾਂ ਦੀ ਨਵੀਨਤਾ ਤਾਈ ਸਾਰਿਆਂ 
ਦੇ ਮਨਾਂ ਵਿਚ ਅਜੀਬ ਸੰਸਾ-ਭਾਵ ਜੜ੍ਹ ਜਮਾਈ ਬੈਠਾ 
ਰਹਿੰਦਾ । ਸ਼ਾਇਦ ਇਹੀ ਕਾਰਨ ਸੀ ਕਿ ਅਚਾਨਕ ਹੀ 
ਛੋਟੀ-ਜਿਹੀ ਘਟਨਾ ਮਗਰੋ ਉਹਦੇ ਸਾਥੀਆਂ ਦਾ ਸਲੂਕ 
ਉਹਦੇ ਤਾਈਂ' ਸ਼ੱਕੀ ਰੋ ਗਿਆ ਸੀ । 

ਉੱਜ ਇਹ ਘਟਨਾ ਕੋਟੀ ਖ਼ਾਸ ਨਹੀਂ ਸੀ । ਓਦਣ 
ਕਾਰਖ਼ਾਨੇ ਵਿਚ ਹਰ ਜਗ੍ਹਾ ਬੀੜੀ ਦਾ ਤੂਫ਼ਾਨ ਮਚਿਆ 
ਹੋਇਆ ਸੀ । 

- ਬਈ ਹੱਦ ਹੇ ਗਈ ਯਾਰ, ਸਾਲਾ ਬ੍ਧੂਵਾ 
ਬਲਦੀ ਬੀੜੀ ਨਿਗਲ ਗਿਆ । 

- ਅਜੀ' ਓਤੇ ਹੀ ਖੜ੍ਹ ਸੀ ਬਈ । ਸਾਹਬ ਨੇ 
ਕਿਹਾ ਮ੍ਰੰਹ ਖੋਲ੍ਹ ਤਾਂ ਬੀੜੀ ਮੂੰਹ 'ਚ ਨਹੀਂ” ਸੀ । 

- ਕਮਾਲ ਐ। ਸਾਲੇ ਮੋਰੇ ਨੂੰ ਸਰਕਸ ,'ਚ 
ਭਰਤੀ ਹੋਣਾ ਚਾਹੀਦੈ । 

ਚੀਫ਼ ਸਾਹਬ ਦੇ ਹੁਕਮ ਤੇ ਮਜ਼ਦਰ ਇਕ ਥਾਂ 


ਇਕੱਠੇ ਹੋ ਗਏ ਸਨ । ਸਾਹਬ ਦੇ ਨੇੜੇ ਹੀ ਬ੍ਰੱਧਨ ਸਿਰ 


ਨਿਵਾਈ ਖੜ੍ਹਾ ਸੀ । ਹਾਜ਼ਰ ਇਕੱਠ ਨੂੰ ਨਸੀਹਤ ਦਿੰਦਿਆਂ 
ਸਾਹਬ ਨੇ ਦੱਸਿਆ ਕਿ ਕਿਵੇ ਉਨ੍ਹਾਂ ਨੇ ਪਿੱਛਿਓ” ਜਾ ਕੇ 


86 


ਬਰੱਧਨ ਨੂੰ ਕਾਰਖ਼ਾਨੇ ਦੇ ਅੰਦਰ ਬੀੜੀ ਪੀਂਦਿਆਂ ਫੜਿਆ 
ਤੇ ਕਿਸ ਤਰ੍ਹਾਂ ਚਾਲਾਕੀ ਨਾਲ ਉਹਨੇ ਬੀੜੀ ਨਿਗਲ ਕੇ 
ਗ਼ਾਇਬ ਕਰ ਲਈ ਸੀ । 

ਸਾਹਿਬ ਬੋਲਿਆ -- ਕਾਰਖ਼ਾਨੇ 'ਚ _ਐਨੀਆਂ 
ਕੀਮਤੀ ਚੀਜ਼ਾਂ ਪਈਆਂ ਰਹਿੰਦੀਆਂ ਹਨ । ਕਿਮੇ ਵੀ ਵੇਲੇ 
ਅੱਗ ਲਗ ਸਕਦੀ ਐ । ਇੱਕੋ ਆਦਮੀ ਦੇ ਕਾਰਨ ਲੱਖਾਂ 
ਦਾ ਨੁਕਸਾਨ ਹੋ ਸਕਦੈ । ਅਜੀਂ' ਐਸੀਆਂ ਗਲਤੀਆਂ ਦੀ 
ਸਖ਼ਤ ਤੇ“ ਸਸਤ ਸਜ਼ਾ ਦਿਆਂਗੇ । 

ਬੁੱਧਨ ਨੂੰ ਸਖ਼ਤੰ ਚਿਤਾਵਨੀ ਨਾਲ ਇਕ ਰੁਪਏ 
ਦਾ ਡੰਨ ਲਾਉਣ ਦਾ ਸਾਹਥ ਨੇ ਏਲਾਨ ਕਰ ਦਿੱਤਾ । 
ਕੋਈ ਭੀਤ ਵਿਚੋ“ ਉੱਚੀ-ਦੇਣੀਂ ਬੋਲਿਆ -- ਸਾਹਬ, 
ਅੱਗ ਤਾਂ ਕਿਜੇ ਦੀ ਵੀ ਬੀੜੀ-ਸਿਗਰਟ ਨਾਲ ਲਗ 
ਸਕਦੀ ਐ । 

ਸੈੱਕੜੈ 'ਹੈਰਾਨਕੁਨ ਅੱਖਾਂ ਉਸ ਪਾਸੇ ਉੱਠੀਆਂ 
ਜਿਧਰੋ' ਆਵਾਜ਼ ਆਈ ਸ਼ੀ । ਸਾਹਤ ਦੇ ਕੁਝ ਆਖਣ 
ਤੋ ਪਹਿਲਾਂ ਹੀ ਉਹੀ ਜਣਾ ਬੋਲ ਪਿਆ - ਅਫ਼ਸਰ 
ਸਾਹਬਾਨ ਤਾਂ ਸਾਰੇ ਕਾਰਖ਼ਾਨੇ ਚ ਮੂੰਹ ਚ ਸਿਗਰਟ ਲਈ 
ਘ੍ਰੰਮਦੇ ਰਹਿੰਦੇ ਆ । 

ਭੀੜ ਵਿਚ ਭਿਆਨਕ ਚੁੱਪ ਛਾ ਗਈ । ਇਸ 
ਮੂੰਹ ਜ਼ੋਰ ਨਵੇ“ ਆਦਮੀ ਦੀ ਹਿਮਾਕਤ ਦੇਖ ਕੇ ਸਾਹਬ 
ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ । ਬੜੀ ਔਖ ਨਾਲ 


ਤੇ ਜਾਂਦਿਆਂ-ਜਾਂਦਿਆਂ ਉਹਨੇ ਤਿੱਖੀ ਨਜ਼ਰ ਉਹਦੇ ਵਲ 
ਦੇਖਿਆਂ, ਜਿਵੇਂ ਉਹਦੀ ਸਕਲ ਨੂੰ ਚੰਗੀ ਤਰ੍ਹਾਂ ਪਛਾਣ 
ਲੈਣ ਦੀ ਕੋਸ਼ਿਸ਼ ਕਰ ਰਿਹਾ ਹੋਵੇ । 

ਚੀਫ਼ ਸਾਹਬ ਆਪਣੇ । ਚੈਬਰ ਵਲ ਤੁਰ ਪਏ । 
ਭੀੜ ਖਿਲਰ ਗਈ । ਚਾਰੇ ਪਾਮੋ ਅਜੀਬ ਜਿਹੀ ਘੁਸਰ- 
ਮੁਸਰ ਹੌਣ ਲੱਗੀ । ਲੋਕਾਂ ਦਾ ਧਿਆਨ ਬ੍ਰੱਧਨ ਵੱਲੋਂ 
ਹਟ ਓਹਦੀ ਵਲ ਕੇ'ਦਰਿਤ ਹੋ ਗਿਆ ਸੀ । 

ਓਦਣ ਛੁੱਟੀ ਮਗਰੋ ਮੁੜਦਿਆਂ ਦੋ-ਤਿੰਨ ਨੌ= 
ਜਵ/ਨ ਉਹਦੇ ਨਾਲ ਆਏ । ਸਿੱਧੇ ਤੌਰ ਤੇ ਕਿਸੇਂ ਨੇ ਵੀ 
ਬੀੜੀ ਵਾਲੀ ਗੱਲ ਦੀ ਉਹਦੀ ਵਡਿਆਣੀ ਨਾ ਕੀਤੀ, 
ਸਗੋ” ਉਨ੍ਹਾਂ ਦੀ ਗੱਲਬਾਤ ਤੋਂ” ਲੱਗਾ, ਜਿਵੇ" ਉਹਨਾਂ ਨੂੰ 
ਇਹ ਗੱਲ ਚੰਗੀ ਲੱਗੀ ਹੋਵੇ ਤੇ ਉਹਦੇ ਹੋਰ ਨੋੜੇ ਆਉਣਾ 
ਚਾਹੁੰਦੇ ਹੋਣ । ਲੱਕੜ ਉਲੰਘ ਕੇ ਕੋਈ ਨੌਜਵਾਨ ਬੁੜ- 
ਬੁੜ ਕਰਨ ਲੱਗਾ -- ਸਾਲਿਆਂ ਨੂੰ ਸ਼ੱਕ ਮਾਰੀ ਜਾਂਦੈ 
ਪਈ_ਅਸੀਂ ਲੱਤਾਂ ਨਾਲ ਕਸ ਬੰਨ੍ਹ ਕੇ ਲੈ-ਚੱਲੋ ਆਂ । 
ਹੁਣ ਇਹ ਨੱਚਣ-ਟੱਪਣ ਦਾ ਖੋਡ ਕਰਾਉਣ ਲਗ ਪਏ 
ਐ। 

-- ਇਨ੍ਹਾਂ ਦਾ ਵੱਸ ਚਲੋਂ ਤਾਂ ਇਹ ਗੇਟ ਤਕ 


ਤੂ 


4 ਲੇ 
ਸਾਡੀ ਨਾਂਗੇ ਸਾਧਾਂ ਵਰਗੀ ਬਾਰਾਤ ਬਣਾ ਕੇ ਭੇਜਿਆ 
_ਕਰਨ । ਦੂਜੇ ਨੇ ਉਹਦੀ ਹਮਾਇਤ ਕੀਤੀ । 

- 'ਖੀਰ ਖਾਏ ਬਾਹਮਣੀ ਫ਼ਾਂਸੀ ਚੜ੍ਹ ਸ਼ੇਖ' ਨਹੀਂ 
ਦੇਖਿਆ ਤਾਂ ਇਥੇ ਆ ਬੇ ਦੇਖ । ਛੋਟੇ, ਸਾਹਥ ਦੀ ਗੱਡੀ 
ਦੇ ਪਿਸਟਨ ਅੰਦਰ ਬਦਲੋ ਗਏ_ ਨੇ । ਮੈ ਆਪਣੀਆਂ 
ਅੱਖਾਂ ਨਾਲ ਦੇਖਿਐ । ਪਹਿਲੇ ਜਣੇ ਨੇ ਆਵੇਸ਼ ਵਿਚ ਆ 
ਕੇ ਕਿਹਾ । 

- ਚੁੱਪ, ਦੂਜੇ ਨੌਜਵਾਨ ਨੇ ਹੌਲੀ-ਦੇਣੀ ਆਖ 
ਕੋ ਉਹਨੂੰ ਟੋਕ ਦਿੱਤਾ - ਟੇਲੀਫੂਨ ਜਾਂਦੈ । 

ਚੁਸਤ-ਚਲਾਕ ਆਦਮੀ ਉਨ੍ਹਾਂ ਦੋ ਨਾਲ-ਨਾਲ 


ਤੁਰਨ ਲਗ ਪਿਆ ਸੀ । ਫੇਰ ਉਨ੍ਹਾਂ ਦੋਹਵਾਂ ਨੌਜਵਾਨਾਂ ` 


ਆਪਣੀਆਂ ਘਰ ਵਾਲੀਆਂ ਦੀਆਂ ਗੱਲਾਂ ਕਰਨੀਆਂ ਸ਼ੁਰੂ 

ਕਰ ਦਿੱਤੀਆਂ । 6 
ਇਸ ਘਟਨਾ ਮਗਰੋ ਕੁਝ ਜਣਿਆਂ ਦੀ ਦੱਤੀ- 

ਦੱਕੀ ਹਮਦਰਦੀ ਦੋਖ ਕੇ ਉਹਨੂੰ ਮਹਿਸੂਸ ਹੋਇਆ ਜਿਵੇ” 
ਕਿਸੇ ਅਨ੍ਹਰੇ ਬੈਦ ਤਹਖ਼ਾਨੇ ਵਿਚ ਚਾਨਣ ਦੀ ਹਲਕੀ 
ਕਿਰਨ ਦਾ ਆਸਰਾ ਉਹਨੂੰ ਮਿਲ ਗਿਆ ਹੋਵੇ । ਪਰ 
ਸਾਰੇ ਮਜ਼ ਤੂਰਾਂ ਦੀਆਂ ਅੱਖਾਂ ਵਿਚ ਹਮਦਰਦੀ ਦਾ ਵਿਹ 
ਭਾਵ ਨਹੀ” ਸੀ । ਅਨੇਕਾਂ ਮਜ਼ਦੂਰ ਇਸ ਘਟਨਾ ਮਗਰੋ” 
ਉਹਦੇ ਨਾਲ ਰੁੱਖਾ ਵਰਤਣ ਲਗ ਪਏ ਸਨ, ਤੇ ਕੁਝ 
ਇਜੇਹੀਆਂ ਵੀ ਅੱਖਾਂ ਸਨ, ਜਿਨ੍ਹਾਂ ਵਿਚ ਅਚਾਨਕ ਹੀ 
ਈਰਖਾ ਤੇ ਬੇਵਾਸਤਗੀ ਉਤਰ ਆਈ ਸੀ । ਟਿਜੋਹੀਆਂ 
ਦੇ ਅੱਖਾਂ ਇਕ ਦਿਨ ਛੁੱਟੀ ਮਗਰੋ" ਰਸਤੇ ਵਿਚ 'ਦੂਰ 
ਤਕ ਉਹਦਾ ਪਿੱਛਾ ਕਰਦੀਮਾਂ ਰਹੀਆਂ _ਸਨ । ਉਹਨੂੰ 
ਲੱਗਾ _ਜਿਵੇ` ਨਾਲ-ਨਾਲ ਚਲਣ ਵਾਲਾ ਉਹ ਜਣਾ 
ਉਹਨੂੰ ਕੂੜ ਆਖਣ ਲਈ ਉਤਾਵਲਾ ਹੋ ਰਿਹਾ ਹੋਵੇ ! 
ਉਨ੍ਹਾਂ ਦੋਹਵਾਂ ਦੇ ਨਾਲ-ਨਾਲ ਮਜ਼ਦੂਰਾਂ ਦਾ ਵੰਡ ਹੱਥਾਂ 
ਵਿਚ ਝੋਲਾ ਜਾਂ ਟਿਫ਼ਨ ਜਾਂ ਖਾਲੀ ਡੱਬਾ ਲਣਕਾਈ ਜਾ 

_ ਰਿਹਾ ਸੀ । ਨਵੀਂ ਉਮਰ ਦੇ ਸ਼ਰਾਰਤੀ ਕਾਰੀਗਰ ਬੀਰੂ ਨੇ 
ਆਪਣੇ ਅੱਗੇ ਤੁਰੇ ਜਾਂਦੇ ਅੱਧਖੜ੍ਹ ਲਾਲਮਣੀ ਦੇ ਕੁੜਤੇ 
ਦਾ ਪਿਛਲਾ ਹਿੱਸਾ ਚੁੱਕ ਕੇ ਸਿਗਰਟ ਦੀ ਖਾਲੀ ਡੱਤੀ 
ਵਿਚ ਫਸਾਂ ਦਿੱਤੀ ਸੀ । ਪਿੱਤੇ-ਪਿੱਛੇ ਤੁਰਨ ਵਾਲੀ ਤਾੜ 
ਲਾਲਮਣੀ ਦੇ ਕੁੜਤੇ ਦੀ ਪ੍ਰੰਡਨੁਮਾ ਬਣਾਵਟ ਤੇ ਉਹਦੀ 
ਅਗਿਆਨਤਾ ਦਾ ਮਜ਼ਾ ਲੰ ਰਹੀ ਸੀ । ਤਦੇ ਕਿਜੇ ਨੇ 
ਉਹਦੇ ਨਾਲ ਤੁਰੇ ਜਾਂਦੇ ਜਣੋ ਨੂੰ ਆਵਾਜ਼ ਦਿੱਤੀ - 
ਨੇਤਾ ਜੀ, ਜੈ ਰਾਮ ਜੀ ਕੀ । 

ਨਾਲ ਚਲਣ ਵਾਲੇ ਜਣੇ ਦੀ ਈਰਖ-ਵਾਨ ਨਜ਼ਰ 

ਦਾ ਭੇਤ ਉਹਦੀ ਸਮਝ ਵਿਚ ਆ ਗਿਆ । ਜਵਾਕ ਵਿਚ 
ਨੇਤਾ ਜੀ ਨੇ ਵਿਅੰਗ ਨਾਲ ਕਿਹਾ -- ਕਿਉ” ਸ਼ਰ= 
। ਮਿੰਦਿਆਂ ਕਰਵੈ” ਬਈਂ, ਹੁਣ ਤਾਂ ਕਾਰਖ਼ਾਨੇ ਚ ਵੱਤੇ 
| 

| 


ਵੱਡੇ ਨੇਤਾ ਪੈਦਾਂ ਹੋ -ਗਏ । ਅਸੀ ਕਿੜੇ ਬਾਗ਼ ਦੀ 
ਮੂਲੀ ਆਂ! 

ਜਿਸ ਗੱਦ ਦਾ,ਉਹਨੂੰ ਸ਼ੱਕ ਸੀ, ਉਹੀ ਹੋਈ । 
ਸ਼ਾਇਿਟ ਰਾਤ ਦੀ ਸਾਰੀ ਰਿਪੋਰਟ ਚੀਫ਼ ਸਾਹਬ ਕੌਲ 
ਪਹੁੰਚ ਗਈ ਸੀ । ਚਪੜਾਸੀ ਨੇ ਸਾਹਬ ਦੇ ਕਮਰੇ ਦਾ 
ਦਰਵਾਜ਼ਾ ਖੌਦ੍ਰ ਕੇ ਉਹਨੂੰ ਉਹਦੇ ਸਾਹਮਣੇ ਪਹੁੰਚਾ 
ਦਿੱਤਾ, ਫੇਰ ਦਰਵਾਜ਼ਾ ਬੋਦ ਨੋ ਗਿਆ । ਸਾਹਬ ਨੇ 
ਆਪਣੇ ਹੱਤੀ' ਸਫੂਲ ਚੁੱਕ ਕੇ ਉਹਦੇ ਬੈਠਣ ਲਟ ਅੱਗੇ 
ਕਰ ਦਿੱਤਾ ਤੇ ਫਿਰ ਨਰਮੀ ਨਾਲ ਕਹਿਣ ਲੱਗਾ -- 
ਅਜੀਂ' ਤੇਰੀ ਭੁਲਾਣੀ ਵਾਸਤੇ ਹੀ ਆਖ ਰਹੇ ਆਂ । ਜ਼ਮਾਨ: 
ਬੁਰਾ ਐ । ਬਾਲ-ਬੱਰੇਦਾਰ ਨੂੰ ਐਹੋ ਜਿਹੇ ਕੌਮਾਂ ਚ ਨਹੀਂ 
ਪੈਣਾ ਚਾਹੀਦਾ । 

ਆਪਣੀ ਗੱਲ ਦਾ ਪ੍ਰਤੀਕਰਮ ਜਾਣਨ ਲਈ 
ਸਾਹਬ ਨੇ ਓਹਦੇ ਵਲ ਦੇਖਿਆ । ਸਾਹਬ ਦੇ ਹੱਥ ਮੇਜ਼ਪੋਸ਼ 
ਦੇ ਵੱਟ ਸਿੱਧੇ ਕਰਨ ਵਿਚ ਮਸਰੂਫ਼ ਸਨ । ਸਾਹਥ ਵਲ 
ਦੇਖਦਿਆਂ _ਟਿਸ ਸਵਾਲ ਦਾ ਜਵਾਬ _ਉਹਦੀਆਂ 
ਅੱਖਾਂ ਵਿਚ ਹੀ ਝਾਕਣ ਦਾ ਉਹਦਾ ਮਨ ਕੀਤਾ । 
ਪਰ ਕਾਲੀ ਐਨਕ ਦੇ ਅਪਾਰਦਰਸ਼ੀ ਸ਼ੀਸ਼ੇ ਪਿੱਛੇ ਲੁਕੀਆਂ 
ਹੋਈਆਂ ਅੱਖਾਂ ਦੀ ਥਾਂ ਸਿਰਫ ਅੰਨ੍ਹਿਰਾ ਛਾਇਆ ਹੋਟਿਆ 
ਸੀ। 

- ਐੱਜਾ ਕੋਈ ਖ਼ਤਰਨਾਕ ਕੰਮ ਤਾਂ ਮੈ" ਕੀਤਾ 
ਨਹੀ` ਸਾਹਬ । ਉਸਨੇ ਪੇਪਰਵੇਂਟ ਦੇ ਫੁੱਲਾ ਉੱਤੇ ਨਜ਼ਰ 
ਜਮਾ ਕੇ ਜਵਾਬ ਦਿੱਤਾ । 

- ਸਾਨੂੰ ਪਤੈ, ਸਭ ਕੁਸ਼ ਪਤੈ । ਕੱਲ੍ਹ ਰਾਤੀ ਘਰ 
ਮੀਟਿੰਗ ਹੋਣੀ ਸੀ ਜਾਂ ਨਹੀਂ ? ਮਾਨਸਿਕ ਉੱਤੇਜਨਾ 
ਕਾਰਨ ਦੋਹਵਾਂ ਹੱਥਾਂ ਦੀਆਂ ਉੱਗਲਾਂ ਨੂੰ ਆਪਸ ਵਿਚ 
ਉਲਝਾਂਦਿਆਂ ਬੋਲਿਆ । 

- ਦੋ-ਚਾਰ ਦੋਸਤ ਬੈਠਣ ਲਈ ਆ ਜਾਣ ਤਾਂ 
ਉਹਨੂੰ ਮੀਟਿੰਗ ਕੌਣ ਆਖੂਗਾ ਸਾਹਬ ? ਉਹਨੇ ਗੱਲ ਦੀ 
ਅਹਮੀਅਤ ਘਟ ਕਰਨ ਦੀ ਕੌਸ਼ਿਸ਼ ਵਿਚ ਮੁਜਕਰਾਉਣ ` 
ਦੀ ਐਕਟਿੰਗ ਕੀਤੀ । 

- ਸ਼ੁਣ ਨੌਜਵਾਨ ! ਯਾਰਾਂ-ਦੋਮਤਾਂ ਦੀ ਮਹਫਲ 
ਚ ਗੱਪਾਂ ਚਲਦੀਆਂ ਨੰ, ਤਾਸ਼ ਖੇਡੀ ਜਾਂਦੀ ਐ, ਸ਼ਰਾਬ 
ਪੀਤੀ ਜਾਂਦੀ ਐ, ਪਰ ਸਕੀਮਾਂ ਨਹੀ` ਬਣ ਟੀਆਂ ਹੁਦੀਂਆਂ । 
ਇਸ ਵਾਰ ਸਾਹਬ ਦੀ ਆਵਾਜ਼ ਕੁਝ ਵਧ ਸਤੀ ਹੋਈ 
ਸੀ। 

- ਸਾਹਬ, ਲੋਕਾਂ ਨੂੰ ਮਕਾਨ ਦੀ ਮੁਸ਼ਕਲ ਐ । 
ਛੁੱਟੀਆਂ ਦਾ ਠੀਕ ਹਸਾਬ ਨਹੀਂ । ਨਿੱਕੀਆਂ ਨਿੱਕੀਆਂ 
ਗੱਲਾਂ ਤੋ” ਜੁਰਮਾਨਾ ਹੋ ਜਾਂਦੈ । ਇਹੀ ਗੱਲਾਂ ਤੁਹਾਨੂੰ 
ਅਰਜ਼ ਕਰਨੀਆਂ ਸਨ । ਇਹੀ ਓਕੋ ਸੋਚ ਰਹੇ ਸੀ । - 


37 


< 


ਉਹਦੀ ਅਵਾਜ਼ ਵਿਚ _ਦੀਨਤਾ ਸੀ, ਪਰ ਸਾਹਬ ਦੇ 
ਚਿਹਰੇ ਉੱਤੇ. ਟਿਕੀ ਹੋਈ ਉਹਦੀ ਤਿੱਖੀ ਨਜ਼ਰ ਜਿਵੇਂ 
ਅਣਜਾਣਿਆਂ ਹੀ ਇਸ ਅਭਿਨਯ ਨੂੰ ਝੁਠਲਾ ਰਹੀ ਸੀ । 

- ਮੈ' ਕੋਣ ਹੁੰਦਾਂ, ਜੋ ਤੁਸੀਂ ਮੈਨੂੰ ਇਹ ਕਹਿਣ 
ਲਈ ਆਉਦੇ ਹੋ ? ਮੈ ਵੀ ਤਾਂ ਭਾਈ, ਤੁਹਾਡੇ ਵਾਂਗ 
ਹੀ ਛੋਟਾ-ਮੌਟਾ ਨੌਕਰ ਆਂ । - ਆਪਣੀਆਂ ਦੋਹਵਾਂ 
ਤਲੀਆਂ ਨੂੰ ਮੇਜ਼ ਉੱਤੇ ਫੈਲਾ ਕੇ ਸਾਹਬ ਨੇ ਬਣਾਉਟੀ 
ਮੁਸਕਰਾਹਟ ਦਾ ਕਰਜ਼ ਉਤਾਰ ਦਿੱਤਾ ਅਤੇ ਆਪਣੀ 
ਕੁਰਸੀ ਉੱਤੇ ਵਧੇਰੇ ਬੇਫ਼ਿਕਰੀ ਨਾਲ ਬੈਠ ਗਿਆ । ਉਰਦੇ 
ਅੱਗੇ ਬੈਠੇ ਹੋਏ ਸ਼ਖਸ ਨੂੰ ਫਿਹੋ ਸਮਝੌਤਾ ਮਨਜ਼ੂਰ ਨਹੀ” 
ਜੀ । ਬਣਾਉਟੀਪਨ ਦੇ `ਲਬਾਦੇ ਨੂੰ ਪੂਰੀ ਤਰ੍ਹਾਂ ਉਤਾਰ- 
ਦਿਆਂ ਉਹ ਦ੍ਰਿੰੜ੍ਤਾ ਨਾਲ ਬੋਲਿਆ - ਤਾਂ ਜਿਹੜਾ ਵੀ 
ਸਾਡੀ ਗੱਲ ਸ਼ੁਣ੍ਹਗਾ ਉਹਨੂੰ ਆਖਾਂਗੇ ਸਾਹਬ ! 

` ਅਚਾਨਕ ਸਾਹਬ ਬੁਖਲਾਂ ਕੇ ਕੁਰਸੀ ਤੋਂ ਉਠਿਆ - 
ਤ੍ਰੰ ਬਾਹਰ ਦੀਆਂ ਪਾਰਟੀਆਂ ਦਾ ਏਜੋਟ ਐੱ । ਓਹੋ ਲੋਕ 
ਹੀ ਹੜਤਲਾਂ ਕਰਵਾਉ'ਦੇ ਐ । ਮੈ" ਕੱਲੋਂ ਨੂੰ ਤਕਲੇ ਵਾਂਗ 
ਸਿੱਧਿਆਂ ਕਰ ਦੇਉ” । ਮੈਨੂੰ ਪਤੈ ਤੁਹਾਡੇ ਜੁਟ ਚ ਕੌਣ 
ਕੌਣ ਹੈਗਾ । ਅਗੋ`_ਤੋ` ਇਹੋ ਜਿਹੀਆਂ ਗੱਲਾਂ ਮੈ' ਨਹੀਂ 
ਸੁਣਨਾ ਚਾਹੁੰਦਾ । 

ਉਹ ਚੀਫ਼ ਦੇ ਕਮਰੇ ` ਵਿਚੋਂ ਨਿਕਲ ਕੇ ਆਪਣੇ 
ਕੌਮ ਤੇ ਪਰਤਿਆ, ਤਾਂ ਮਿਸਤਰੀ ਉਹਨੂੰ ਕੋਲ ਬੈਠਾ ਕੇ 
ਸਮਝਾਉਣ ਲੱਗਾ - ਏਸ ਦੁਨੀਆ `ਚ ਸਾਰਿਆਂ ਨਾਲ 
ਮੇਲ ਜੋਲ ਰਖ ਕੇ ਚਲਣੈ ਪੈਂਦੈ । ਦਰਿਆ ਕੌਢੇ ਦਾ 
ਘਾਹ ਪਾਣੀ ਦੇ ਨਾਲ ਥੋਹੜਾ ਝੂਕ ਜਾਂਦੈ ਤੇ ਫੇਰ ਉਠ 
ਖੜ੍ਹਾ ਹੁੰਦੈ । ਪਰ ਵੱਡੇ ਵੱਡ ਰੁੱਖ ਵਹਿਣ ਅਗੇ ਅੜਦੇ 
ਨੇ ਤੇ ਟੁੱਟ ਜਾਂਦੇ ਨੇ । ਸਾਹਬ ਨੇ `ਤੇਰੀ ਬਦਲੀ ਕਾਸਟਿਕ 
ਟੈਂਕ ਤੇ ਕਰ 'ਤੀ ਐ । ਬੜਾ ਸਖ਼ਤ ਕੰਮ ਐ । ਹਾਲੇ 
ਵੀ ਸਾਹਬ ਨੂੰ ਖ਼ੁਸ਼ ਕਰ ਦੇਹ, ਤਾਂ ਬਦਲੀ ਰੁਕ ਸਕਦੀ 
ਐ। 

ਅਗੇ ਉਹ ਕੁਝ ਨਾ ਬੋਲਿਆ । ਉਠ ਕੇ ਕਾਸਟਿਕ 
ਟੈਕ ਤੇ ਚਲੇ ਗਿਆ । ਟੈੱਕ ਤੇ ਕੰਮ ਕਰਨ ਵਾਲੇ 
ਮਜ਼ਦੂਰਾਂ ਨੇ ਉਹਨੂੰ ਦੇਖ ਕੇ ਅਣਡਿੱਠ ਕਰ ਦਿੱਤਾ । 
ਉਹਨੂੰ ਲੱਗਾ ਜਿਵੇਂ ਉਹ ਲੋਕ ਜਾਣਬੁਝ ਕੇ ਉਹਦੇ ਤੋ” 
ਅੱਡ ਰਹਿਣ ਦੀ ਕੋਸ਼ਿਸ਼ ਕਰ -ਰਹੇ ਹਨ । ਪੁਰਾਣੇ ਰੌਗਨ 
ਵਾਲੇ ਤੇ ਜੈਗਾਲ ਵਾਲੋਂ 'ਸਾਮਾਨ ਨੂੰ ਕਾਸਟਿਕ ਸੋਡੇ ਵਿਚ 
ਧੋਇਆ ਜਾ ਰਿਹਾ ਸੀ । ਉਹਨੇ ਅੱਗੇ ਹੋ ਕੇ ਉਨ੍ਹਾਂ ਵਾਂਗ 
ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ । ਸ਼ਾਮ ਤਕ ਕੌਮ 
ਦਾ ਇਹੀ ਸਿਲਸਿਲਾ ਚਲਦਾ ਰਿਹਾ । ਘਰ ਆ ਕੇ 
ਉਹਨੇ ਮਹਿਸੂਸ ਕੀਤਾ - ਹੱਥਾਂ ਪੈਰਾਂ ਚ ਅਜੀਬ ਕਿਸਮ 
ਦੀ ਜਲਣ ਹੋ ਰਹੀ ਹੈ । 


3% 


ਘਚ ਪੁੱਜਦਿਆਂ-ਪੁੱਜਦਿਆਂ ਅਨੂੰ ਰਾ ਹੋਂ ਗਿਆ 
ਸੀ । ਹੱਥ ਮ੍ਰੰਹ ਧੋ ਕੇ ਉਹਨੇ `ਫ਼ੇਤੀ-ਛੇਤੀ ਰੋਟੀ ਖਧੀ-ਤੇ 
ਫੇਰ ਬੱਰੋ ਨੂੰ ਲੌ ਕੇ ਵਿਹੜੇ ਵਿਚ ਅਲਾਣੀ ਮਜੀ ਉਤੇ 
ਆ ਬੈਠਾ । ਆਥਣ ਹੱਦੋਂ ਵਧ ਵੇ ਦਾਸ਼ ਸੀ । ਬੱਤੇ ਨੇ 
ਉਹਦੇ ਨਾਲ ਖੋਲਣ ਦੀ ਕੁੱਝ ਚਿਰ ਤਕ ਕੋਸ਼ਿਸ਼ ਕੀਤੀ, 
ਪਰ _ਪਿਚ ਵੱਲੋਂ ਖ਼ਾਸ ਹੁੰਗਾਰਾ ਨਾ ਮਿਲਣ ਤੇ ਉਹ 
ਕਚੋ' ਆਪਣੀ ਮਾਂ ਕੋਲ ਚਲੇ ਗਿਆ, ਇਹਦਾ ਉਹਨੂੰ 
ਧਿਆਨ ਨਾ ਰਿਹਾ । ਜਿਨ੍ਹਾਂ ਦੀ ਉਹਨੂੰ ਉਡੀਕ ਸੀ, 
ਉਨ੍ਹਾਂ ਵਿਚ“ ਕੋਈ ਵੀ ਨਹੀਂ ਸੀ _ਬਹੁੜਿਆ, ਸਿਰਫ਼ 
ਹਰੀ ਰਾਮ ਨੇ ਆ ਕੇ ਹੁੜ ਤਕ ਦੋ-ਤਿੰਨ ਕੀੜੀਆਂ ਫੂਤ 
ਲਈਆਂ ਸਨ । 

ਹਰੀ ਰਾਮ ਨੇ ਦੋ-'ਤੰਨ ਬਾਰੀ ਗੱਤਬਾਤ ਸ਼ੁਤੂ 
ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਦੇ ਅਟੁੱਟ ਮੋਨ 
ਕਾਰਨ _ਉਹਦੀ ਹਤ ਕੌਜ਼ਿਸ਼ ਨਾਕਾਮਯਾਬ ਸਾਕਤ ਹੋਈ 
ਸੀ। ਐਸ ਵਾਰ ਵੀ ਹਰੀ ਰਾਮ ਨੇ ਹੀ ਗੱਲ ਛੇੜੀ । 

- ਘਨਸ਼ਿਮਾਮ ਦੀ ਤਾਂ ਘਰ ਕਾਲੀ ਬੀਮਾਰ ਹੋ 
ਗਈ । ਪਰ ਮੋਹਨ, ਰਾਧੇ, ਹਨੀਫ ਹੁਰਾਂ ਨੂੰ ਤਾਂ ਆਉਣਾ 
ਚਾਹੀਦਾ ਸੀ । 

- ਸ਼ਾਇਦ ਉਨ੍ਹਾਂ ਦੇ ਨਿਆਣੇ ਬੀਮਾਰ ਹੋ ਗਏ 
ਹੋਣਗੇ । - ਉਹਨੇ ਝੁੰਜਲਾ ਕੇ ਜਵਾਬ ਦਿੱਤਾ । 

ਹਰੀਰਾਮ ਨੇ ਫੇਰ ਗੱਲ ਦੁਹਰਾਈ । ਇਸ ਵਾਕੀ 
ਆਵਾਜ਼ ਵਿਚ ਚਾਲਾਕੀ ਦੀ ਭਰਮਾਰ ਸੀ - ਅਸੀ` ਤਾਂ 
ਤੇਰੇ ਪਿੱਛੋਂ ਹਾਂ ਭਾਈ । ਜਿੱਟਾਂ ਆਥੌ'ਗਾ, ਕਰਨ ਨੂੰ 


` ਤਿਆਰ ਹਾਂ । ਮੈ” ਤਾਂ ਠੀਕ ਟੈਮ ਤੇ ਆ ਗਿਆ ਸੀ, 
-_ਦੈਂਖ ਲੈ । 


- ਤ੍ਰੰਹੀਓ ਠੀਕ ਟੈਮ ਤੇ _ਨਾ ਆਏਗਾ ਤਾਂ ਚੀਫ਼ 
ਸਾਹਬ ਨੂੰ ਰਪੋਟ ਕੌਨ ਦਊਗਾ ? ਹਰੀਰਾਮ ਵਲ ਕੈੜੀ 
ਨਜ਼ਰ ਸੁਟਦਿਆਂ ਨਫ਼ਰਤ ਨਾਲ ਉਹਨੇ ਕਿਹਾ ਤੇ ਆਪਣੀ 
ਸਾਈਕਲ ਚੱਕ ਕੇ ਬਾਹਰ ਨਿਕਲ ਗਿਆ । 

ਉਹਦੇ ਵਿਰੁੱਧ ਕਦੋ” ਕਿਹੜੀ ਸਾਜ਼ਸ਼ ਰਚ ਦਿੱਤੀ 


`ਜਾਦੇਗੀ - ਵਿਹ ਉਰਨੂੰ ਸ਼ੱਕ ਰਹਿਣ ਲਗ ਪਿਆ ਸੀ । 


ਛੁੱਟੀ ਹੌਟੀ, ਤਾਂ ਉਹਨੈ ਛੋਤੀ-ਛੋਤੀ ਝੋਲਾ ਮੌਢੇ 'ਤੇ 
ਰਖਿਆ । ਦੁਪਹਿਰੇ ਉਹਨੇ ਸਾਰੀਆਂ ਰੋਟੀਆਂ ਖਾ ਲਈਆਂ 
ਸਨ । ਪਰ ਅੱਜ ਝੋਲਾ ਪਹਿਲਾਂ ਨਾਲੋਂ ਜ਼ਿਆਦਾ ਭਾਰਾ 
ਸੀ । ਹੈਰਾਨੀ ਨਾਲ ਉਹਨੇ ਰੋਟ੍ਰੀ ਵਾਲਾ ਡੱਬਾ ਖੋਲ੍ਹਿਆ -- 
ਕਾਗ਼ਜ਼ ਵਿਚ ਕੁਝ ਪੁਰਜ਼ੇ 'ਲਪੇਟੇ ਪਏ ਸਨ । ਉਹਨੇ 
ਮਹਿਸੂਸ ਕੀਤਾ ਕਿ ਉਹਦਾ ਦਿਲ ਧੱਕ-ਧੱਕ ਕਰਨ ਲਗ , 
ਪਿਆ ਹੈ । ਉੱਤੇਜਨਾ ਵਿਚ ਉਹਦਾ ਮੁੱਕਾ ਵੱਟਿਆ 
ਗਿਆ, ਪਰ ਫੇਰ ਸਹਜ ਹੋ ਕੇ ਉਹਨੇ ਉਹ ਸਮਾਨ ਨਾਲ 
ਦੀ ਅਲਮਾਰੀ ਵਿਚ ਰਖ ਦਿੱਤਾ । 


ਬਾਹਜ਼ ਕਤਾਰ ਦੇ ਪਹਿਲੋ ਸਿਰੇ ਤੇ ਫ਼ੋਰਮੈਨ ਰੌਲਾ 
ਪਾਈ ਜਾਂਦਾ ਸੀ ਕਿ ਆਪਣੇ-ਆਪਣੇ ਝੋਲੇ-ਡੱਖੇ ਖੇਲ੍ਹ ਕੇ 
ਦਿਖਾਓ । ਉਹਟੀ ਵਾਰੀ ਆ ਗਈ । ਫ਼ੋਰਮੈਨ ਨੋ ਆਪ 
ਉਹਦਾ ਡੱਥਾ ਦੇਖਿਆ, ਉਹਦਾ ਮ੍ੰਹ ਫ਼ਿੱਕਾ ਪੈ ਗਿਆ । 
ਉਹਨੇ ਤਲਾਸ਼ੀ ਵਾਲੇ ਨੂੰ ਕਿਹਾ ਕਿ ਸਾਰਿਆਂ ਦੀਆਂ ਜੇਬਾਂ 
ਫੋਲੇ ਤੇ ਦੈਹਦੀਆਂ ਜੇਬਾਂ ਫ਼ੌਰਮੈਨ ਨੇ ਆਪ ਫੋਠੀਆਂ । 
ਉਹ ਫੇਰ ਨਿਰਾਸ ਹੋ ਗਿਆ । ਜਾਂਦਿਆਂ-ਜਾਂਦਿਆਂ ਉਹਨੇ 
ਫ਼ੋਰਮੈਨ ਵਲ ਦੇਖਿਆ । ਫ਼ੋਰਮੈਨ ਅੱਖਾਂ ਨਿਵਾਟਈ ਖੜਾ 
ਸੀ । ਮਾਣ ਨਾਲ ਹਿੱਕ ਤਾਣ ਕੇ ਉਹ ਵੱਡੇ ਗੇਟ ਵਲ 
ਤੁਰ ਪਿਆ । 

ਸਵੇਰੇ ਆਖਰੀ ਸਾਇਰਨ ਹੋਂ ਜਾਣ ਤੇ ਗੇਟ ਬੈਦ 
ਹੋ ਜਾਣਾ ਚਾਹੀਦਾ ਹੈ, ਪਰ ਅੱਧਾ ਘੰਟਾ ਉਹਦੇ ਖੁਲ੍ਹਣ 
ਦੀ ਉਡੀਕ ਕਰਨੀ ਪੈਦੀ ਹੈ, ਪਰ ਆਮ ਤੌਰ ਤੇ ਇੰਜ 
ਨਹੀਂ” ਹੁੰਦਾ । ਸਾਇਰਨ ਸੁਣ ਕੇ ਦੂਰੋ ਪੈਦਲ ਆਉਣ 
ਵਾਲੋਂ ਦੌੜ ਲਾਉਣੀ ਸ਼ੁਰੂ ਕਰ ਦਿੰਦੇ ਹਨ । ਸਾਈਕਲਾਂ 
ਦੇ ਪੈਡਲ ਦੁਗਣੀ ਰਫ਼ਤਾਰ ਨਾਲ ਚਲਣ ਲਗਦੇ ਹਨ । 
ਲੌਕ ਸਾਹੋ=ਸਾਹ ਹੋਏ ਦੋ-ਤਿੰਨ ਮਿੰਟਾਂ ਦੇ ਵਿਚ-ਵਿਚ 
ਪਹੁੰਚ ਜਾਂਦੇ ਹਨ । ਪੱਕੀ ਉਮਰ ਦੇ ਵੱਡੇ ਬੁਢੇ ਅੰਦਰ ਆ 


_ਕੈ ਘੜੀ-ਭਰ ਸਾਹ ਲੈਣ ਮਗਰੋ ਹੀ ਗੇਟ ਬੰਦ ਕਰਵਾ 


ਦਿੱਤਾ । ਉਹ ਗੇਟ ਤੋਂ ਵੀਹ-ਤੀਹ ਗ਼ਜ਼ ਹੀ ਦੂਰ _ਹੋਣਾ 
ਹੈ, ਪਰ ਓਥੇ ਪੁਜਣ ਤੋ ਪਹਿਲਾਂ ਹੀ ਚੌਕੀਦਾਰ ਨੇ ਜਾਲੀ 
ਖੋਲ੍ਹ ਦਿੱਤੀ। < 

- ਵੀਹ-ਪੱਚੀ ਆਦਮੀ ਹੋਰ ਵੀ ਸਨ, ਜੋ ਸਾਹੋ=ਸਾਹ 
ਹੋਏ ਆ ਰਹੇ ਸਨ । ਨੌੜੇ ਆ ਕੇ ਸਾਰੇ ਉਦਾਸ ਹੋ ਗਏ । 
ਅੱਧਾ ਘੰਟਾ ਲੋਟ ਆਉਣ ਦਾ ਡੌਨ ਛੇ-ਅੱਠ ਆਨਿਆਂ 
“ ਘਟ ਨਹੀ' ਹੁੰਦਾ । 

ਪਿਛਲੀ ਵਾਰੀ ਤਨਖਾਹ ਵਾਲੇ ਦਿਨ ਘਰ ਜਾਣ 
ਤੇ ਪਤਨੀ ਨੇ ਉਹਦੇ ਕੋਲੋ ਪੁਛਿਆ ਸੀ - ਕਿੰਨੇ ਐਂ ? 

- ਚੁਰੇਜਾ ਅੱਠ ਆਨੇ । 

- ਅੱਛਾ । ਮੈ” ਤਾਂ ਪੂਰੇ ਪਚਵੈਜਾ ਦਾ ਹਸਾਬ 
ਲਾਇਆ ਸੀ । ਬਬੂਏ ਦੀ ਟੇਪੀ ਏਸ ਮਹੀਨੇ ਵੀ ਰਹਿ 
ਗਈ । ੪ 

੪ਸਾਹੋ-ਸਾਹ ਹੋਏ ਜਣਿਆਂ ਵਿਚੋਂ” ਕਿੰਨਿਆਂ ਦੇ 
ਬਬੂਆਂ ਦੀਆਂ ਟੋਪੀਆਂ ਏਸ ਵਾਰ ਵੀ ਰਹਿ ਜਾਣਗੀਆਂ, 
ਉਹਨੇ ਸੋਚਿਆ । ਪਰ ਓਦੋਂ ਹੀ ਉਹਨੇ ਜੋ ਕੁਝ ਸੁਣਿਆ, 
ਉਹ ਸੁਣ ਕੇ ਉਹਨੂੰ ਲਗਾ ਕਿ ਜਿਵੇ ਸਾਰਾ ਕਸੂਰ ਉਸੇ 
ਦਾ ਹੈ । ਉਹ ਝੁਕੀ ਕਮਰ ਵਾਲਾ ਬੁੱਢਾ ਹਫ਼ਦਿਆਂ ਆਖ 
ਰਿਹਾ ਸੀ - 'ਘੋੜੇ ਦੇ ਪਛਾੜੀ ਤੇ ਅਫ਼ਸਰ ਦੇ ਅਗਾੜੀ 
ਕਿਹੜਾ ਅਕਲਮੰਦ ਜਾਉ ? ਇਕ ਬੰਦੇ ਪਿਛੇ ਏਨੇ ਸਾਰੇ 
ਲੋਕਾਂ ਦਾ ਨੁਕਸਾਨ ਹੋ ਗਿਆ । ਜੇ ਲੱੜਨ-ਭਿੜਨ ਦਾ 


॥ 


ਐਡਾ ਹੀ ਸ਼ੌਂਕ ਐੱ ਤਾਂ ਬੈਦਾ ਦੈਗਲ ਕਰੇ ਅਖਾੜੇ 'ਚ 
ਜਾਵੇ । ਨੌਕਰੀ ਤਾਂ ਨੌਕਰ ਹੋ ਕੇ ਹੀ ਕਰਨ] ਪੈ ਦੀਐ ।' 


ਉਹਦਾ ਜੀਅ ਕੀਤਾ ਕਿ ਬਜੁਰਗ ਕੌਲ ਜਾ ਕੇ ਰ੍ 


ਗੱਲ ਕਰੇ । ਪਰ ਨਾ ਜਾਣ ਗਲ ਉਹ ਓਹਦੇ ਕੋਲ ਜਾ 
ਨਾ ਸਕਿਆ । 

ਉਹ ਦਿਨ ਭਰ ਜੈਤਰਫਤ ਕੌਮ ਕਰਦਾ ਰਿਹ । 
ਥਕੇਵੇ` ਕਾਰਨ ਉਹਦਾ ਸਰੀਰ ਚੂਰ-ਰੂਰ ਹੋ ਰਿਹਾ ਸੀ । 
ਪਰ ਬੈਠ ਕੇ ਢੂਈ ਸਿੱਧੀ ਕਰਨ ਨੂੰ ਵੀ ਉਹਦਾ ਜੀਅ 
ਨਾ ਕੀਤਾ । ਕੈਨਟੀਨ ਵਿਚ ਜਾ ਕੇ ਉਹਨੇ ਚਾਹ ਲਈ 
ਤੇ ਮਹਿਸੂਸ ਕੀਤਾ ਕਿ ਚਾਹ ਬਕਬਕੀ ਹੈ । ਪਹਿਲਾਂ ਕਿਸੇ 
ਦਿਨ ਇਹ ਗੱਲ ਹੁੰਦੀ, ਤਾਂ ਉਹ ਕ੍ਰੌਨਟੀਨ ਦੇ ਮੈਨੇਜਰ 
ਕੋਲ ਜਾ ਕੇ ਸ਼ਕਾਟਿਤ ਕਰਦਾ । ਪਰ ਅੱਜ ਉਹ ਅੱਧੀ 
ਚਾਹ ਵਿੱਚੋਂ ਛਡ ਕੇ ਆ ਗਿਆ । ਗਤੀਸ ਤੇ ਤੇਲ ਲੱਗਾ 
ਸਾਮਾਨ ਚੁੱਕਣ ਕਣ ਹੱਥ ਗੈਦੇ ਹੋਏ ਪਏ ਸਨ । 
ਸਾਟਿਰਨ ਦੀ ਆਵਾਜ਼ ਉਹਦੇ ਕੌਨੀ' ਪਈ, ਤਾਂ ਉਹਨੇ 
ਕੈਮ ਬੰਦ ਕਰ ਦਿੱਤਾ । ਇੰਜ ਲਗਦਾ ਸੀ ਕਿ ਜੇ ਕਿਸੇ 
ਕਾਰਨ _ਸਾਇਰਨ ਨਾ ਵੱਜਦਾ, ਤਾਂ ਉਹ ਢਸੇ ਤਰ੍ਹਾਂ 
ਮਸ਼ੀਨ ਵਾਂਗ ਕੰਮ ਕਰੀ ਜਾਂਦਾ । ਜਲਦੀ-ਜਲਦੀ ਉਹਨੇ 
ਆਪਣੇ ਹੱਥ ਮਿੱਟ) ਦੇ ਤੇਲ ਨਾਲ ਧੌਤੇ । ਸਾਬਣਦਾਨੀ 
ਦੇਖੀ, ਤਾਂ ਉੱਹ ਖਾਲੀ ਸੀ । ਜ਼ਮੀਨ ਤੋ ਥੋਹੜੀ ਮਿੱਟੀ 
ਚੁੱਕ ਕੇ ਫੇਹ ਨਲਕੇ ਵਲ ਤੁਰ ਪਿਆ । ਪਿਛਲੇ ਤਿੰਨ- 
ਚਾਰ ਮਹੀਨਿਆਂ ` ਦੀ ਨੌਕਰੀ ਵਵਚ ਅੱਜ ਉਹ ਪਹਿਲੀ 
ਵਾਰੀ ਮਿੱਟੀ ਨਾਲ ਹੱਥ ਕੋ ਰਿਹਾ ਸੀ । ਭੁਰਭੁਰੀ ਮਿੱਟੀ 
ਪਾਣੀ ਨਾਲ ਲਾ ਕੇ ਓਹਨੇ ਹੱਥਾਂ ਨੂੰ ਮਲੀ ਤੇ ਫੇਰ ਦੋਹਵੇ" 
ਹੱਥ ਨਲਕੇ ਥੱਲੇ ਕਰ ਦਿਤੇ । ਪਾਣੀ ਨਾਲ ਮਿੱਟੀ ਦੀ 
ਪਤਲੀ ਤਹਿ ਵੀ ਵਹਿ ਗੀ । ਦਰਜੀ ਵਾਰੀ ਮਿੱਟੀ 
ਲਾਤੇਣ ਤੋ ਪਹਿਲਾਂ ਉਹਨੇ ਹੱਥਾਂ ਨੂੰ ਸੁੰਘਿਆ ਤੇ ਲੱਗਾ 
ਕਿ ਹੱਥਾਂ ਦੀ ਗੌਧ ਹਟ ਗਤੀ ਹੈ । ਅਚਾਨਕ ਅਜੀਭ 
ਦਹਬਤ ਨਾਲ ਉਹਦਾ ਸਾਰਾ ਸਤੀਰ ਕੌਤ ਉਠਿਆ। 
ਉਹਨੂੰ ਲੱਗਾ ਜਿਵੇ ਅੱਜ ਉਹ ਵੀ ਘਾਸੀ ਵਾਂਗ ਇਜ 


ਬਦਬ੍ਰ ਦਾ ਆਦੀ ਹੋ ਗਿਆ ਹੈ । ਉਹਨੇ ਇਕ ਵਾਰ . 


ਫੇਰ ਹੱਥਾਂ ਨੂੰ ਸੰਘਣਾ ਚਾਹਿਆ, ਪਰ ਉਹਦੀ ਹਿੰਮਤ ਨਾਂ 
ਪਈ । ਪਰ ਫੇਰ ਬੜੀ ਮੁਸ਼ਕਿਲ ਨਾਲ ਉਹ ਦੋਹਵੇ' ਹੱਥ 
ਨੱਕ ਤਕ ਲੈ ਗਿਆ ਤੇ ਏਸ ਵਾਰ ਉਹਦੀ ਖੁਸ਼ੀ ਦੀ ਹੱਦ 
ਨਾਂ ਰਹੀ । ਉਹਨੂੰ ਪਹਿਲੀ ਵਾਰ ਭਰਮ ਹੋਇਆ ਸੀ । 
ਹੱਥਾਂ ਵਿਚੋ' ਮਿੱਟੀ ਦੇ ਤੇਲ. ਦੀ ਬਦਬੂ ਹਾਲੇ ਵੀ ਆਂ 
ਰਹੀ ਸੀ । ਰੰ 

| ਪਣ ) 


39 


੯ 


_ ਗੋਲ ਮੇਜ਼ 
ਪ੍ਰਗਤੀਵਾਦੀ ਅਨ੍ਭਵ ਤੇ ਜੁਗਤ 
੦ ਸੁਰਜੀਤ ਹਾਂਸ 


[ ਸਮਤਾ ਦੇ ਪ੍ਰਵੇਸ਼ ਅੰਕ ਵਿਚ 'ਗੋਲ ਮੇਜ਼' ਕਾਲਮ ਹੇਠ ਪ੍ਰਕਾਸ਼ਿਤ 
ਸ਼ੁਰਜ੍ਰੀਤ ਹਾਂਸ ਦੇ ਲੇਖ ਬਾਰੇ ਕਈ ਪਾਠਕਾਂ ਦੇ ਪੱਤਰ ਮਿਲੇ ਸਨ, 
< ਜਿਨ੍ਹਾਂ ਵਿਚ ਉਹਨਾਂ ਨੇ ਲੇਖ ਦੇ ਕਈ ਨੁਕਤਿਆਂ ਨੂੰ ਵਿਸਤਾਰ ਨਾਲ 
ਸਪਸ਼ਟ ਕਰਨ ਦੀ ਬੇਨਤੀ ਕੀਤੀ ਸੀ । ਹੇਠਾਂ ਅਸੀ” ਸੁਰਜੀਤ ਹਾਂਸ 
ਵਲੋ ਇਹਨਾਂ ਅਹਿਮ ਨੁਕਤਿਆਂ ਦੀ ਕੀਤੀ ਵਜ਼ਾਹਤ ਛਾਪ ਰਹੇ ਹਾਂ ।] 


੬ 


੧ 


ਸਰੂ ਸੈਪਾਦਕ 'ਸਮਤਾ' ਦਾ ਹੁਕਮ ਹੋਇਆ ਹੈ ਕਿ ਮੈ 'ਸਮਤਾ' ਦੇ ਪ੍ਰਵੇਸ਼ ਅੰਕ ਵਿਚ ਆਏ ਆਪਣੇ ਦੋ 
ਨੁਕਤਿਆਂ ਦੀ ਵਜ਼ਾਹਤ ਕਰਾਂ । ਪਹਿਲਾ ਨੁਕਤਾ ਹੈ ਕਿ ਪ੍ਰਗਤੀਵਾਦੀ ਲਿਖਾਰੀ ਲਈ ਅਨੁਭਵ ਦਾ ਸਿਧਾਂਤ ਕਾਫ਼ੀ ਨਹੀਂ 
ਹੈ । ਦੂਸਰਾ ਨੁਕਤਾ ਸੀ ਕਿ ਅਸੀਂ ਆਪਣੀਆਂ ਇਨਕਲਾਬੀ ਲੌੜਾਂ ਦੇ ਹਿਤ ਲਈ ਆਪਣੀ ਪਰੰਪਰਾ ਤੋ“ ਉਹ ਕੁਝ ਨਹੀ 
ਸਿਖਿਆ ਜਿਸ ਦੀ ਸੰਭਾਵਨਾ ਹੈ । 

ਅਨੁਭਵ ਦੇ ਸਿਧਾਂਤ ਦਾ ਦਿਲਚਸਪ ਇਤਿਹਾਸ ਹੈ । ਦੁਨੀਆਂ ਵਿਚ 19ਵੀਂ” ਸਦੀ ਤੋਂ ਪਹਿਲਾਂ ਕਦੇ ਵੀ 
ਅਨੁਭਵ ਨੂੰ ਸਾਹਿਤ ਦਾ ਨਿਰੌਲ ਅਤੇ ਮੂਲ ਅਧਾਰ ਨਹੀਂ ਸਮਝਿਆ ਗਿਆ ਸੀ । ਹੈਰਾਨੀ ਦੀ _ਗੱਲ ਤਾਂ ਇਹ ਹੈ ਕਿ 
ਅਰਸਤੂ ਤੋਂ” ਲੈ ਕੇ 18ਵੀਂ" ਸਦੀ ਤਕ ਜੁਗਤ ਨੂੰ ਹੀ ਪ੍ਰਥਮਤਾ ਮਿਲਦੀ ਰਹੀ । ਲੌੱਗੀਨਹਸ ਵਰਗੇ ਲਿਖਾਰੀ ਦਾ 


ਖ਼ਿਆਲ ਸੀ ਕਿ ਜੁਗਤ ਰਾਹੀ" ਹੀ ਉੱਦਾਤ (8001106) ਪੈਦਾ ਹੁੰਦਾ ਹੈ । ਸੰਸਕ੍ਰਿਤ ਦੇ ਸਨਾਤਨੀ ਕਵੀਆਂ ਤੋ” ' 


ਲੈ ਕੇ ਭਾਈ ਕਾਹਨ ਸਿੰਘ ਨਾਭਾ ਤਕ ਅਲੋਚਨਾ ਦਾ ਇਹੀ ਅਧਾਰ ਰਿਹਾ ਕਿ ਛੰਦ ਅਤੇ ਅਲੰਕਾਰ ਰਾਹੀ ਹੀ ਕਾਵਿਕ 
ਸ੍ਰੰਦਰਤਾ ਨੂੰ ਬੰਨਿਆ ਜਾ ਸਕਦਾ ਹੈ । ਇਸ ਸਿਧਾਂਤ ਦੀ ਦੂਸਰੇ ਸ਼ਿਲਪਾਂ ਨਾਲ ਇਸੇ ਗੱਲ ਦੀ ਸਾਂਝ ਸੀ ਕਿ ਜ਼ੁਗੁਤ 
ਹੀ ਇਕੋ ਇਕ ਗ੍ਰਹਿਣ ਯੋਗ ਚੀਜ਼ ਹੈ । ਸ਼ਾਇਦ ਇਸ ਦਾ ਅਧਾਰ ਬਹੁਤ ਸੁਸਤੀ ਨਾਲ ਬਦਲਦੇ ਸਮਾਜ ਵਿਚ ਸੀ, 
ਜਿਸ ਨੂੰ ਕੇਵਲ ਸਧਾਰਨ ਬੰਦਿਆਂ ਦੀ _ਪਰੋਪਰਿਕ ਸਿਖਲਾਈ ਦੀ ਲੌੜ ਸੀ ਅਤੇ ਇਸ ਵਿਚ ਨਵੀਨਤਾ ਅਤੇ ਨਿੱਜੀ 
ਕਾਢ ਲਈ ਕੋਈ ਥਾਂ ਨਹੀਂ' ਸੀ । ਜ਼ੁਗਤ ਦੀ ਕਲਾ ਦਾ ਇਕ ਅਨਿੱਖੜਵੀ' ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਪਰੰਪਰਾ 
ਲਈ ਬਹੁਤ ਸਤਿਕਾਰ ਸੀ । ਇਹ ਭੂਤ-ਮ਼ੁਖੀ ਸੀ । 
`__ ਇਹ ਵੀ ਵਰਨਣਯੋਗ ਗੱਲ ਹੈ ਕਿ ਪਹਿਲੀ ਵਾਰ ਪਰੰਪਰਾ ਨੂੰ _18ਵੀ” ਸਦੀ ਵਿਚ ਵੰਗਾਰਿਆ ਗਿਆ ਜਦੋਂ 
'ਪ੍ਰਾਚੀਨ' ਬਨਾਮ 'ਆਧੁਨਿਕ' ਦੇ ਵਿਸ਼ੇ ਤੇ ਬਹਿਸ ਛਿੜੀ । ਕੁਝ ਲੌਕਾਂ ਦਾ ਖ਼ਿਆਲ ਸੀ ਕਿ ਕੇਵਲ ਪ੍ਰਾਚੀਨ ਲੇਖਕ 
ਹੀ ਮਹਾਨ ਸਨ । ਦੂਸਰਾ ਪੱਖ ਇਹ ਕਹਿੰਦਾ ਸੀ ਕਿ ਆਧੁਨਿਕ ਲਿਖਾਰੀ ਪ੍ਰਾਚੀਨ ਲਿਖਾਰੀਆਂ ਜਿੰਨੇ ਹੀ ਪ੍ਰਤਿਭਾਵਾਨ 
ਹਨ । ਇਸ ਬਹਿਸ ਦਾ ਨਿਰਣਾ ਭਾਵੇ' ਕਿਸੇ _ਵੀ ਪੱਖ ਵਲ ਜਾਵੇ, ਪਰ ਇਹ ਪਰੈਪਰਾ ਲਈ ਵੰਗਾਰ ਸੀ । ਇਹ 
ਤਾਂ 18ਵੀਂ ਸਦੀ ਦੇ ਯੂਰਪੀ ਆਧੁਨਿਕ ਲਿਖਾਰੀਆਂ ਦੀ ਦੇਣ ਹੈ । ਇਸ ਵਿਚ ਉਹਨਾਂ ਦੀ ਵਰਤਮਾਨ-ਮੁਖਤਾ 
ਸਪਸ਼ਟ ਹੈ । ? 
ਪਰੈਪਰਾ ਨੂੰ ਵੈਗਾਰਨ ਤੌ ਬਾਅਦ ਰੁਮਾਨਵਾਦੀ ਅੰਗਰੇਜ਼ੀ ਕਵੀਆਂ ਨੇ ਅਨੁਭਵ ਨੂੰ ਆਪਣੀ ਕਵਿਤਾ ਦਾ 
ਅਧਾਰ ਬਣਾਇਆ । 'ਇਸ ਦਾ ਪਰੰਪਰਾ ਵਿਰੋਧੀ ਹੌਣਾ ਤਾਂ ਸਾਧਾਰਣ ਗੱਲ ਹੈ । ਰੁਮਾਨਵਾਦੀ ਕਵੀ _ਜ਼ੁਗਤ ਵਿਰੋਧੀ 


40 


ਸਨ। ਸਮਕਾਲੀਆਂ ਨੂੰ ਉਹਨਾਂ ਦੀ ਇਹ ਰੁਚੀ ਅਰਾਜਕ ਪ੍ਰਤੀਤ ਹੁੰਦੀ ਸੀ ਜਿਹੜੀ ਕਿ ਸਚਮੁਚ ਸਰਮਾਏਦਾਰੀ 
 ਅਰਾਜਕਤਾ ਦੀ ਨਿਸ਼ਾਨੀ ਸੀ । ਇਥੇ ਇਹ ਗੱਲ ਕਹਿਣੀ ਵੀ ਜ਼ਰੂਰੀ ਹੈ ਕਿ ਰੁਮਾਨਵਾਦੀ ਅਨੁਭਵ ਸਿਧਾਂਤ ਦੀਆਂ 
'ਬਹੁਤ ਪ੍ਰਾਪਤੀਆਂ ਹਨ । ਇਸ ਨੇ ਕਵਿਤਾ ਦੇ ਖੇਤਰ ਨੂੰ ਵਿਸ਼ਾਲ ਕੀਤਾ, ਜਿਸ ਵਿਚ ਅਸਧਾਰਣਤਾ, ਮਾਨਸਿਕ ਡੂੰਘਾਈ, 
ਅਤੇ ਭਾਸ਼ਾ ਦੇ ਬਹੁ-ਅਰਥੀ ਹੋਣ ਲਈ ਥਾਂ ਸੀ । ਟ 
ਨ ਪ੍ਰਗਤੀਵਾਦੀ ਲਈ ਅਨੁਭਵ ਦੇ ਸਿਧਾਂਤ ਦੀਆਂ ਇਤਿਹਾਸਕ ਪ੍ਰਾਪਤੀਆਂ ਨੂੰ ਸਵੀਕਾਰ ਕਰਨਾ ਉਸ ਦਾ 
ਰ੍ ਫ਼ਰਜ਼ ਹੈ । ਪ੍ਰਗਤੀਵਾਦੀ ਭੂਤ-ਮੁਖੀ ਤਾਂ ਕੀ ਉਸ ਨੂੰ ਭਵਿਖ-ਮੁਖੀ ਹੋਣਾ ਚਾਹੀਦਾ ਹੈ । ਕਿਸੇ ਹੱਦ ਤਕ ਅਸੀ ਵਰਤ- 
: ਮਾਨ-ਮੁਖੀ ਲਿਖਾਰੀਆਂ ਨੂੰ ਵੀ ਆਪਣੇ ਸਾਥੀ ਸਮਝ ਸਕਦੇ ਹਾਂ । ਸਾਹਿਤ ਦਾ ਮਤਲੁਬ ਵਰਤਮਾਨ ਨੂੰ ਘੋਖਣਾ ਹੈ । 
`ਇਨਕਲਾਤੀ ਲਿਖਾਰੀ ਦਾ ਉਦੇਸ਼ ਵਰਤਮਾਨ ਨੂੰ ਅਜਿਹੇ ਢੰਗ ਨਾਲ ਘੌਖਣਾ ਹੈ ਕਿ ਇਸ ਦੇ ਗਤੀਸ਼ੀਲ ਪੱਖਾਂ ਨੂੰ 
ਇਨਕਲਾਬੀ ਭਵਿਖ ਲੜੀ ਸਰਗਰਮ ਤੇ ਲਾਮਕੋਦ ਤਰੀਕੇ ਨਾਲ ਵਰਤਿਆ ਜਾਵੇ । ਸਾਨੂੰ ਰੁਮਾਨਵਾਦੀ ਕਾਢ ਅਰਥਾਤ 
ਭਾਸ਼ਾ ਦੀ ਬਹੁ=ਅਰਥੀ ਵਰਤੋਂ“ ਨੂੰ ਪੂਤੀ ਤਰ੍ਹਾਂ ਅਪਨਾਉਣਾ ਚਾਹੀਦਾ ਹੈ । 
ਲਗਭਗ ਸਾਰੇ ਰੁਮਾਨਵਾਦੀ ਕਵੀ ਜੁਗਤ ਤੋਂ ਅਨਜਾਣ ਸਨ । ਉਹ_ਡਾਂ ਕੇਵਲ ਪ੍ਰਬਲ ਅਨੁਭਵ ਦੇ ਸਦਕੇ 
ਹੀ ਜੁਗਤ ਦੇ ਨੇੜੇ ਤੇੜੇ ਪਹੁੰਚਦੇ ਹਨ । ਇਹੀ ਕਾਰਨ ਹੈ _ਕਿ ਉਹਨਾਂ ਦੀ ਬਹੁਤ ਸਾਰੀ ਬਕਵਾਸ ਵਿਚ ਵੀ ਕ੍ਰਝ 
ਮਹਾਨ ਰਚਨਾਵਾਂ ਹਨ । ਦੂਜੇ ਪਾਸੇ ਕੁਗਤ ਦੇ ਕਵੀ ਭਾਵੇ” ਹਮੇਸ਼ਾ ਹੀ ਕਾਖਿਲੇ ਬਰਦਾਸ਼ਤ ਹੁੰਦੇ ਹਨ, ਪਰ ਉਹ ਮਹਾਨਤਾ 
ਦੀ ਸਿਖਰ ਨੂੰ ਕਦੇ ਨਹੀਂ` ਪੁਜਦੇ । ਰੱ 


ਇਨਕਲਾਕੀ ਸਾਹਿਤ-ਲਈ ਕੇਵਲ ਅਨੂਭਵ ਹੀ ਕਾਫ਼ੀ ਨਹੀਂ । ਇਸ ਦਾ ਵਡਾ ਕਾਰਨ ਇਹ ਹੈ ਕਿ ਅਨੁਭਵ 
ਦਾ ਵਹਿਣ ਪ੍ਰਤੀਗਾਮੀ ਜਾਂ ਫਿਨਕਲਾਬੀ ਵੀ ਹੋ ਸਕਦਾ ਹੈ । ਪ੍ਰਗਤੀਵਾਦੀ ਸਾਹਿਤਕਾਰ ਲਈ ਇਹੀ ਬਣਦਾ ਹੈ ਕਿ 
ਉਹ ਅਨੁਭਵ ਦੀ -`ਇਨਕਲਾਕੀ ਰੁਚੀ ਦੀ ਹੀ ਚੌਣ ਕਰੇ । ਇਹ ਤਾਂ ਨਿੱਜ-ਕਥਨੀ (00੬80) ਹੈ ਕਿ ਜੇਹਾ ਸਮਾਜ 
ਹੁੰਦਾ ਹੈ, ਅਨੁਭਵ ਵੀ ਉਹਦੇ ਵਰਗਾ ਹੁੰਦਾ ਹੈ । ਜਿਤੇ ਅਸੀਂ ਟਿਸ ਸਮਾਜ ਨੂੰ ਸਵੀਕਾਰ ਨਹੀ" ਕਰ ਸਕਦੇ, ਉਥੇ 
ਅਸੀਂ ਇਸ ਦੇ ਜਿਤ ਦੇ ਤਿਉ” ਅਨੁਭਵ ਨੂੰ ਵੀ ਨਹੀਂ ਮੰਨ ਸਕਦੇ । ਕਿਸੇ ਸਮੇ ਸਾਡਾ ਸਮਾਜੀ ਅਨੁਭਵ ਅਤੀ 
ਨਿਰਾਸ਼ਾਵਾਦੀ ਲੌਕਾਂ ਦੀਆਂ ਭਾਂਜਾਂ ਅਤੇ ਸਿਆਸੀ ਗ਼ਲਤੀਆਂ ਦਾ ਹੋ ਸਕਦਾ ਹੈ, ਪਰ ਅਜਿਹਾ ਸਮਾਜੀ ਅਨੁਭਵ ਸਦੀਵੀ 
ਨਹੀਂ ਹੋਸਕਦਾ; ਸਾਡਾ ਇਨਕਲਾਬੀ ਦਰਸ਼ਨ ਇਸ ਨੂੰ ਵਕਤੀ ਕਹਿਣ ਤੇ ਮਜ਼ਬੂਰ ਹੈ । ਇਸ ਵਿਚੋਂ” ਦੋ ਗੁੱਲ 
ਨਿਕਲਦੀਆਂ ਹਨ । ਵਿਕ ਤਾਂ ਇਹ ਕਿ ਵਿਅਕਤੀ ਨੂੰ ਆਪਣੇ ਅਨੁਝਵ ਦੇ ਉਹ ਅੰਜ ਚਿਤਰਨੇ ਚਾਹੀਦੇ ਹਨ, ਜਿਹੜੇ 
ਉਸ ਨੂੰ ਅਤੇ ਉਸ ਦੇ ਪਾਠਕਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ । ਜਿਸ ਵਿਚ ਉਸ ਦੀ ਆਪਣੀ ਸ਼ੁਹਜ ਦੇ ਵਿਕਾਸ 
ਅਤੇ ਆਪਣੀ ਸ਼ਖ਼ਸੀਅਤ ਦੀ ਵਧੇਰੇ ਸੁਤੰਤਰਤਾ ਦੀ -ਆਸ ਹੋਵੇ । ਦੂਜੀ ਗੱਲ ਇਹ ਕਿ ਪ੍ਰਗਤੀਵਾਦੀ ਸਾਹਿਤਕਾਰ ਨੂੰ 
ਉਹਨਾਂ ਸ਼ਰੇਣੀਆਂ ਦੇ ਅਨੁਭਵ ਤੇ ਸੰਗਰਾਮਾਂ ਵਲ ਵਧੇਰੇ ਧਿਆਨ ਦੇੜਾ ਚਾਹੀਦਾ ਹੈ _ ਜਿਨ੍ਹਾਂ ਤੋਂ ਸਮਾਜਵਾਦ ਲਿਆਉਣ 
ਦੀ ਵਧੇਤੇ ਆਸ ਰਖੀ _ਜਾ ਸਕਦੀ ਹੈ । 

ਅਨੁਭਵ ਦੀ ਪਰਖ ਨੇ ਹੀ ਦੱਸਣਾ ਹੈ ਕਿ ਇਸ ਦੇ ਕਿਹੜੇ ਅੰਬ ਹੀ ਉਲੀਕਣਯੋਗ ਹਨ । ਇਹ ਕੰਮ ਆਪ 
ਮ਼ੁਹਾਰਿਆਂ ਨਹੀਂ ਹੋ ਸਕਦਾ । ਇਨਕਲਾਬੀਆਂ ਲਦੀ ਇਸ ਮੌਕੇ ਤੇ ਇਤਿਹਾਸਕ ਪਦਾਰਥਵਾਦ ਸਹਾਈ ਹੁੰਢਾਂ ਹੈ। 
ਅਨੁਭਵ ਦੀ ਪਰਖ ਦਰਸ਼ਨ ਨੇ ਕਰਨੀ ਹੈ ਇਸ ਕਰਕੇ ਅਨੁਭਵ ਦੇ ਨਾਲ ਨਾਲ ਲਿਖਾਰੀ ਦੀ ਦਾਰਸ਼ਨਿਕ ਪਕਿਆਈ 
ਵੀ ਮਹੱਤਵ ਪੂਰਨ ਹੋ ਜਾਂਦੀ ਹੈ । ਸਾਡੀ ਕਮਜ਼ੌਰੀ ਰਹੀ ਹੈ ਕਿ ਅਸੀਂ ਸਮਾਜਵਾਦ ਵਿਚ ਫਿਸ਼ਵਾਸ ਨੂੰ ਹੀ ਦਾਰਸ਼- 
ਨਿਕ ਪਕਿਆਈ ਸਮੜਦੇ ਰਹੇ ਹਾਂ । ਅਸਲ ਵਿਤ ਦਾਰਸ਼ਕ ਪਿਆਈ ਆਪਣੇ ਅਨੁਭਵ ਨੂੰ ਸਮਝਣ ਦੀ ਹੈ । ਇਹ 
ਚੀਜ਼ ਐਨ [ਉਸੇ ਤਰ੍ਹਾਂ ਹੈ ਜਿਵੇ" _ਕਿ ਕਮਿਊਨਿਸਟ ਆਜੂ ਦੀ ਮਾਰਕਸਵਾਦੀ ਪਕਿਆਈ ਚਲ ਰਹੀ ਸਥਿਤੀ ਨੂੰ 

ਦੀ ਹੈ। ੨ 
ਲਾ ਆਂਸ਼ਿਕ ਅਨੁਤਵ ਅਤੇ ਦਰਸ਼ਨ ਨੂੰ ਆਪਤੀ ਰਰਨਾ ਵਿਚ ਕਾਮਯਾਬੀ ਨਾਲ ਨਿਭਾਉਣਾ ਸੁੱਤੇ-ਸਿਧ ਪ੍ਰਕ੍ਰਿਆ 
ਨਹੀਂ ਹੋ ਸਕਦੀ । ਇਸ ਲਈ ਵੀ ਜੁਗਤ ਦਾ ਲੌੜ ਹੈ । ਜੁਗਤ ਦੀ ਲੌੜ ਨੂੰ ਪੂਰਾ ਕਰਨਾ ਲਿਖਾਰੀ ਦਾ ਲਿੱਜੀ ਸਾਹਸ 
ਹੈਂ। ਇਸ ਵਿਚ ਜਿਆਂਸੀ ਅਗਵਾਂਈ ਤਾਂ ਕੀ ਮਾਰਕਸਵਾਦ `ਵੀ ਆਪਣੇ ਆਪ ਸਹਾਈ ਨਹੀਂ ਹੋ ਸਕਦਾ । ਦਹ ਰਾਹ 


21 


ਤਾਂ ਦੱਸਦੇ ਹਨ, ਪਰ ਚਲਣਾ ਅਸੀ ਆਪ ਹੈ । ਇਸ ਪੜਾਅ ਤੇ ਦੋ ਚੀਜਾਂ ਕਹਿਣੀਆਂ ਜ਼ਰੂਰੀ ਹਨ । ਇਕ ਤਾਂ ਇਹ 
ਕਿ ਅਨੁਭਵ ਤੌ` ਬਿਨਾਂ ਸਿਰਜਣਾ ਕਰਨਾ ਅਸੰਭਵ ਹੈ ਅਤੇ ਅਨੁਭਵ ਹੁੰਦਿਆ ਹੋਇਆਂ ਵੀ ਇਹ ਜ਼ਰੂਰੀ ਨਹੀਂ ਕਿ 
ਰਚਨਾ ਸਫਲ_ ਹੋਵੇਗੀ । ਅਸੀ ਇਸ ਗੱਲ ਉਤੇ ਵੀ ਪੂਰਾ ਧਿਆਨ ਨਹੀ ਦਿਤਾ ਅਤੇ ਅਨੁਭਵ ਦੇ ਘਾਟੇ ਨੂੰ ਧੜੇਬੋਦੀ 
ਰਾਹੀ ਛੁਪਾਉੱਦੇ ਰਹੇ ਹਾਂ । ਦੂਸਰੀ ਗੱਲ ਇਹ ਕਿ ਚੌਣਵਾਂ ਅਨੁਭਵ ਅਤੇ ਮਾਰਕਸਵਾਦੀ ਦਰਸ਼ਨ ਤੋ ਬਿਨਾਂ 
ਪ੍ਰਗਤੀਵਾਦੀ ਰਚਨਾ ਅਸੰਭਵ ਹੈ ਅਤੇ ਇਹ ਵੀ ਹੋ ਸਕਦਾ ਹੈ ਗਿ ਇਹਨਾਂ ਦੋਹਾਂ ਚੀਜ਼ਾਂ ਦੇ ਹੁੰਦਿਆਂ ਹੋਇਆਂ 
ਵੀ ਰਚਨਾ ਪ੍ਰਗਤੀਵਾਦੀ ਨਾ ਬਣ ਸਕੇ । ਮਿਸਾਲ ਵਜੋ ਜੁਝਾਰ ਅਨੁਭਵ ਨੂੰ ਗ਼ਜ਼ਲ ਦੀ ਚਿੰਨ੍ਹਾਵਲੀ ਵਿਚ 
ਬੈਠ੍ਹਣਾ । ੍ ਰ੍ 
ਕਈ ਪ੍ਰਗਤੀਵਾਦੀ ਲਿਖਾਰੀ ਜੁਗਤ ਵਲ ਧਿਆਨ ਦਿੰਦੇ ਆਏ ਹਨ । ਇਹਨਾਂ ਵਿਚ ਬਰੈਖ਼ਤ ਦਾ ਨਾਂ 
ਪ੍ਰਸਿੱਧ ਹੈ। ਜੁਗਤ ਨੂੰ ਦੋ ਪਹਿਲੂਆਂ ਤੱ“ ਵੇਖਿਆ ਜਾ ਸਕਦਾ ਹੈ । ਸਫਲ ਸੰਚਾਰ ਦੀ ਜੁਗਤ ਨੂੰ ਵੀ ਅਸੀਂ ਸਾਹਿਤਕ 


ਜੁਗਤ ਕਹਿ ਸਕਦੇ ਹਾਂ । ਦੂਜੇ ਅਰਥਾਂ ਵਿਚ ਜੁਗਤ ਰਚਨਾ ਦੀ ਉਹ ਵਿਧੀ ਹੈ ਜਿਸ ਰਾਹੀ ਪਾਠਕਾਂ ਆਦਿ ਤਕ ` 


ਕੇਵਲ ਗਤੀਸ਼ੀਲ ਅਨੁਭਵ ਅਤੇ ਇਨਕਲਾਬੀ ਦ੍ਰਿਸ਼ਟੀਕੋਣ ਦਾ ਹੀ ਪ੍ਰਗਟਾਵਾ ਹੁੰਦਾ ਹੈ । ਜੇ ਕੋਈ ਜੁਗਤ ਅਜੇਹੀ ਹੈ 
ਜੋ ਪਾਠਕ ਨੂੰ ਗਤੀਸ਼ੀਲ ਅਨੁਭਵ ਅਤੇ ਇਨਕਲਾਬੀ ਦ੍ਰਿਸ਼ਟੀਕੋਣ ਤੱ“ ਆਸੇ-ਪਾਸੇ ਰਖਦੀ ਹੈ ਤਾਂ ਉਹ ਪੂਰੇ ਤੌਰ `ਤੇ 
ਪ੍ਰਗਤੀਵਾਦੀ ਜੁਗਤ ਨਹੀਂ ਹੈ । ਜੁਗਤ ਦੀ ਸਮੱਸਿਆ ਦੀ ਹੋਰ ਤਰੀਕੇ ਨਾਲ ਵੀ ਪਰਿਭਾਸ਼ਾ ਹੋ ਸਕਦੀ ਹੈ । ਜੁਗਤ 
ਉਹ ਤਰੀਕਾ ਹੈ ਜਿਹੜਾ ਪਾਠਕਾਂ ਨੂੰ ਕੇਵਲ ਇਨਕਲਾਬੀ ਮਾਨਸਿਕਤਾ ਅਤੇ ਸਰਗਰਮੀ ਦਿੰਦਾ ਹੈ । ਜੁਗਤ ਦੇ ਘਾਟੇ 
ਕਾਰਨ ਹੀ ਸਾਡੀਆਂ ਕਵਿਤਾਵਾਂ, ਕਹਾਣੀਆਂ ਅਤੇ ਨਾਟਕਾਂ ਵਿਚ ਬੜੇ ਪਿਛਾਂਹਖਿਚੂ ਅੰਸ਼ _ਮਿਲ ਜਾਂਦੇ ਹਨ, ਜਿਹੜੇ 
ਕਿ ਕਵਿਤਾ ਦੀ ਮਣਸ਼ਾ ਅਨੁਸਾਰ ਨਹੀ' ਹੁੰਦੇ । ਰ 

ਪ੍ਰਗਤੀਵਾਦੀ ਜੁਗਤ ਦੀ ਇਕ ਹੋਰ ਵਿਸ਼ੇਸ਼ਤਾ ਵੀ_ਹੈ । ਬੁਰਜੁਆ ਸਾਹਿਤਕਾਰ ਇਸ ਗੱਲ ਤੇ ਸਬਰ ਕਰ 


ਸਕਦਾ ਹੈ ਕਿ ਉਸ ਨੇ ਕੋਈ ਰਚਨਾ ਕੀਤੀ_ਜਿਸ ਦਾ ਪਾਠਕ ਤੇ ਪ੍ਰਭਾਵ ਨਾਲ ਅੰਤ ਹੋ ਗਿਆ । ਅਸੀਂ ਪਾਠਕ ਤੇ - 


ਕੋਵਲ ਪ੍ਰਭਾਵ ਹੀ ਨਹੀ ਪਾਉਣਾ ਸਗੋ ਇਨਕਲਾਬੀ ਪ੍ਰਭਾਫ ਪਾਉਣਾ ਹੈ । ਇਨਕਲਾਬੀ ਸਾਹਿਤਕਾਰ 'ਦੀ ਜੁਗਤ ਕੇਵਲ 
ਇਨਕਲਾਬੀ ਪ੍ਰਭਾਵ ਤੇ ਹੀ ਸਬਰ ਨਹੀ ਕਰ ਸਕਦੀ, ਉਸ ਨੇ ਅਕ੍ਰਿਆਸ਼ੀਲ (0855੪) ਵਿਅਕਤੀ ਨੂੰ ਸਰਗਰਮ 
ਆਦਮੀ (੩੦0੪੬) ਬਨਾਉਣ ਵਿਚ ਸਹਾਈ ਹੋਣਾ ਹੈ । ਇਸ ਕਰਕੇ ਜ਼੍ਗਤ ਦਾ ਮਨੋਵਿਗਿਆਨ ਅਤੇ ਨਿਤਾਪ੍ਰਤੀ 
ਸਿਆਸਤ ਨਾਲ ਵੀ ਸੰਬੰਧ ਹੈ । ਪ੍ਰਚਲਤ ਜੁਗਤ ਇਹ ਜ਼ੁੰਮੇ'ਦਾਰੀਆਂ ਨਿਭਾਉਣ ਦੇ ਅਸਮਰਥ ਹੈ । ਕੇਵਲ ਅਜੇਹੇ 
ਇਨਕਲਾਬੀ ਸਾਹਿਤਕਾਰਾਂ ਦੇ ਨਿੱਜੀ ਪ੍ਰਯੋਗ ਹੀ ਜ਼ਗਤ ਦੀ ਸਮੱਸਿਆ ਨਾਲ ਨਜਿੱਠ ਸਕਦੇ ਹਨ, ਜਿਨ੍ਹਾਂ ਦਾ ਪਿਛੋਕੜ 
ਸ਼ਰੇਣਿਕ ਘੋਲ ਅਤੇ ਉਤਸ਼ਾਹ ਦਾ ਹੈ । 


ਦੂਸਰਾ. ਨੁਕਤਾ ਪਰੈਪਰਾ_ ਨਾਲੋ” ਟੁੱਟਣ ਦਾ ਸੀ । ਮਾਰਕਸ ਨੇ _ਪਰਾਏਪਨ (8818001) ਦੈ ਚਾਰ 
ਅੰਬ ਦੱਸੇ ਹਨ । ਕੁਝ ਚਿੰਤਕ ਇਹ ਵੀ ਕਹਿੰਦੇ ਹਨ ਕਿ ਬਸਤੀਵਾਦੀ ਦੇਜ਼ਾਂ ਵਿਚ ਸਾਮਰਾਜ ਦੀ ਅਧੀਨਗੀ ਕਾਰਨ 
ਪਰੰਪਰਾ ਦਾ ਪਾੜਾ ਪੈ ਗਿਆ । ਉਹਨਾਂ ਅਨੁਸਾਰ ਪਰੰਪਰਾ ਤੋ” ਟੁੱਟਣਾ ਪਰਾਏਪਨ ਦਾ ਪੰਜਵਾਂ ਅੰਜ਼ ਹੈ । ਮੇਰੇ ਵਿਚ 
ਐਨੀ ਯੋਗਤਾ ਨਹੀਂ ਕਿ ਮੈ” ਪੰਜਵੇ' ਅੰਸ਼ ਦੀ ਪਹਿਲੇ ਅੰਸ਼ਾਂ ਨਾਲ ਸਮਤਾ_ਸਿੱਧ ਕਰ _ਸ਼ਕਾਂ । ਇਸ ਗੱਲ ਬਾਰੇ ਭਾਵੇ” 
ਮੇਰਾ ਤਰਕ ਚੁੱਪ ਹੈ, ਪਰ ਮੇਰਾ ਅਨੁਭਵ ਹੀ ਇਸ ਦੀ ਹਾਮੀ ਭਰਦਾ ਹੈ । ਮੈਨੂੰ ਅਸਿੱਧੇ ਤਰੀਕੇ ਨਾਲ ਵੀ ਦਹ ਗੱਲ 
ਪ੍ਰਤੀਤ ਹੁੰਦੀ ਹੈ । ਪ੍ਰਗਤੀਵਾਦੀ ਸਾਹਿਤ ਰਚਨਾ ਵਿਚ ਦਰਸ਼ਨ ਨੂੰ ਨਿਭਾਉਣ ਬਾਰੇ ਰਿੰਤਾਤੁਰ ਰਿਹਾ ਹੈ ਅਤੇ ਮਾਰਕਸ- 
ਵਾਦ ਵਿਰੋਧੀ ਤਾਂ ਇਹ ਕਹਿੰਦੇ ਹਨ ਕਿ ਰਚਨਾ ਅਤੇ ਦਰਸ਼ਨ ਦੋ ਅੱਤ ਅੱਤ ਚੀਜ਼ਾਂ ਹਨ । ਹੈਰਾਨੀ ਦੀ ਗੁੱਲ ਹੈ ਕਿ 
19ਵੀ" ਸਦੀ ਤਕ ਦੇ ਪੰਜਾਬੀ ਸਾਹਿਤ ਵਿਚ ਦਰਸ਼ਨ ਨੂੰ ਰਚਨਾ ਲਈ ਸਮੱਸਿਆ ਤਾਂ ਕੀਂ ਅਗੋਂ ਅਵਸਰ ਸਮਝਿਆ ਜਾਂਦਾ 
ਸੀ । ਬਹੁਤੇ ਵੇਰਵੇ ਵਿਚ ਨਾ ਜਾਂਦਿਆਂ ਹੋਇਆਂ ਮੈ ਇਹੀ ਕਹਿ ਸਕਦਾ ਹਾਂ ਕਿ ਵੱਖ ਵੱਖ ਧਾਰਾਵਾਂ ਦੀਆਂ ਜਨਮ- 
ਸਾਖੀਆਂ ਕੇਵਲ ਸੰਪ੍ਰਦਾਇਕ ਦਰਸ਼ਨ ਦੇ ਸੰਚਾਰ ਲਈ ਹੀ ਲਿਖੀਆਂ ਗਈਆਂ ਸਨ । (ਬਹੁਤੇ ਵੇਰਵੇ ਲਈ ਮੋਰਾਂ 


ਸਿਰਜਣਾ ਨੰ: 35 ਵਾਲਾ ਲੇਖ ਵੇਖਿਆ ਜਾ ਸਕਦਾ ਹੈ) । ਬਾਬੇ ਨਾਨਕ ਵਿਚ ਵਿਚਾਰਧਾਰਕ ਸ਼ਬਦਾਂ ਤੋਂ ਬਿਨਾਂ ਕਈ ਅਜਿਹੇ _ 


ਰ 


ਵੀ ਸ਼ਬਦ ਮਿਲਦੇ ਹਨ ਜਿਹੜੇ ਕਿ ਕਵਿਤਾ ਦੇ ਬੇਮਿਸਾਲ ਨਮੂਨੇ ਹਨ । ਜੇ ਇਹਨਾਂ ਨੂੰ ਗਹੁ ਨਾਲ ਵੇਖਿਆ ਜਾਵੇ ਤਾਂ 


42 


: ਇਹਨਾਂ ਦੇ ਤਿੰਨ ਅੰਗ ਪ੍ਰਤੱਖ ਹੀ ਪ੍ਰਤੀਤ ਹੁੰਦੇ ਹਨ । ਬਾਬਾ ਨਾਨਕ ਕਿਸੇ ਅਨੁਭਵ ਦੇ ਟੁਕੜੇ ਤੋ ਰਚਨਾ ਦਾ ਆਰੈਭ 
ਕਰਦਾ ਹੈ । ਉਸ ਤੋ ਬਾਅਦ ਅਨੁਭਵ ਦਾ ਵਿਸ਼ਲੋਬਣ ਹੁੰਦਾ ਹੈ, ਜਿਸ ਤੋ” ਸਿੱਖ ਦਰਸ਼ਨ ਦੇ ਜਿੱਟੇ ਸ਼ੁਤਾਵਕ ਹੀ ਪ੍ਰਤੀਤ 
ਹੁੰਦੇ ਹਨ । ਬਾਬੇ ਦੀ ਬਾਣੀ ਵਿਚ ਦਰਸ਼ਨ ਦਾ ਸੁਭਾਵਕ ਪ੍ਰਤੀਤ ਹੋਣਾ ਦਰਅਸਲ ਅਨੁਭਵ ਦੀ ਚੌਣ ਅਤੇ ਇਸ ਨੇ 
`` ਵਿਚਾਰਧਾਰਕ ਵਿਸ਼ਲੇਸ਼ਣ ਦੀ ਜੁਗਤ ਦਾ ਹੀ ਨਤੀਜਾ ਹੈਂ । ਇਹ ਸਾਡਾ ਪਰੋਪਰਾ ਤੋਂ ਟੁੱਟਣ ਦਾ ਹੀ ਦੋਜ਼ਹ ਹੈ ਕਿ ਅਸੀ” 
ਉਸ ਸਹੱਸਿਆ ਦੇ ਸਾਹਮਣੇ ਹੀ ਸਿੱਥਲ ਹੋਏ ਪਏ ਹਾਂ ਜਿਹੜੀ ਕਿ ਪੰਜਾਬੀ ਸਾਹਿਤ ਵਿਚ ਕਈ ਸਦੀਆਂ ਤਕ ਨਿਪਟਾਈ 


ਗਈ ਹੈ । 
ਇਥੇ ਇਹ ਕਹਿਣਾ ਵੀ ਜ਼ਰੂਰੀ ਹੈ ਕਿ ਬਾਬੇ ਨਾਨਕ ਦੀ ਪੰਗਤ `ਲੀ-ਹੂ ਨਕਲ ਸਾਡੀ ਮੁਸ਼ਕਲ ਹੱਲ 


ਨਹੀਂ ਕਰ ਸਕਦੀ ਕਿਉਕਿ ਬਾਬੇ ਦਾ ਦਰਸ਼ਨ ਅਤੇ ਮਾਰਕਸਵਾਦ ਇਕ ਚੀਜ਼ ਨਹੀਂ । ਅਸੀ ਬਾਬੇ ਨਾਨਕ ਤੋਂ” ਪ੍ਰੇਰਨਾ 
ਲੈ ਸਕਦੇ ਹਾਂ । ਅਨੁਭਵ ਦੀ ਚੌਣ ਬਾਰੇ ਸਿਖ ਸਕਦੇ ਹਾਂ। ਇਸ ਦੇ ਵਿਚਾਰਧਾਰਕ ਵਿਸ਼ਲੇਸ਼ਣ _ਵਲ ਧਿਆਨ ਦੇ 
ਸਕਦੇ ਹਾਂ । ਪਰ ਆਪਣੀਆਂ ਰਚਨਾਵਾਂ ਵਿਚ ਮਾਰਕਸਵਾਦ ਨੂੰ ਸੁਭਾਵਕ ਪ੍ਰਤੀਤ ਕਰਨ ਲਈ ਸਾਨੂੰ _ਕੁਝ ਹੋਰ ਵੀ 
ਕਰਨਾ ਪਵੇਗਾ । > 


ਵਿ ਰਬ] ਗਗਬਗਗਲੀਲਲਲਲਲਲਲਲਗਲਲਾਲਾਲਗਗਗਲਲਲਲਲਲਲਲਲਲਗਗਗਾਲਲਗਗਗਲਾਾ!44 ਕਗਨਨਰਰਰਤਰਰਰਰਰਰਰਰਰਰਰਕਰਰ਼ਰਰਰਰਰ 


(ਸਫਾ 33 ਦੀ ਬਾਕੀ) 

ਉਥੇ ਵੱਡੇ ਤੋ“ ਵੱਡੇ ਅਫੁਸੌਰ ਦੀ ਤਨਖਾਹ ਵੀ ਉਨੀ” ਹੀ ਹੈ, ਜਿੰਨੀ ਇਕ ਹੋਸ਼ਿਆਰ _ਕਾਰੀਗਰ ਦਰ ਅਲ 
ਲਗਦੇ ਮਹਿਲਾਂ ਵਿਚੰ ਨਹੀ" ਰਹਿੰਦਾ, ਤਿੰਨ ਚਾਰ ਕਮਰਿਆਂ ਵਿਚ ਹੀ_ਉਸ ਨੂੰ ਗੁਜ਼ਾਰਾ ਕਰਨਾ ਪੈਦਾ ਹੈ । ਉਸ ਦੀ 
ਸ਼੍ਰੀਮਤੀ ਜੀ ਰਾਣੀ ਸਾਹਿਬਾਂ ਜਾਂ ਬੇਗਮ ਬਣੀ ਸਕੂਲਾਂ ਵਿਚ ਇਨਾਮ ਵੰਡਦੀ ਨਹੀਂ ਵਿੱਰਦੀ, ਸਗੋ ਅਕਸਰ _ਮਿਹਨਤ- 
ਮਜ਼ਦੂਰੀ ਜਾਂ ਕਿਸੇ ਗਖ਼ਬਾਰ ਦੇ ਦਫਤਰ ਵਿਚ ਕੰਮ ਕਰਦੀ ਹੈ । ਸਰਕਾਰੀ ਅਹੁਦਾ ਪਾ ਕੇ ਵੀ ਉਹ ਆਪਣੇ ਆਪ ਨੂੰ 
ਲਾਫ ਸਾਹਿਬ ਨਹੀਂ, ਸਗੋਂ ਜਨਤਾ ਦਾ ਸੇਵਕ ਸਮਝਦਾ ਹੈ । ਮਹਾਜਨੀ ਸਭਿਅਤਾ ਦਾ ਪ੍ਰੰਮੀ ਏਸ ਸਮਾਜਕ ਢਾਂਚੇ ਨੂੰ 
ਕਿਉ” ਪਸ਼ੰਦ ਕਰੇਗਾ ਜਿਸ ਵਿਚ ਉਸ ਨੂੰ ਦੂਸਰਿਆਂ ਤੇ ਹਕੂਮਤ ਜਤਾਉਣ ਲਈ ਸੋਨੇ-ਚਾਂਦੀ ਦੇ ਢੋਰ ਲਾਉਣ ਦੀਅ; 
ਸਹੂਲਤਾਂ ਨਹੀਂ ? ਪੰਜੀਪਤੀ ਅਤੇ ਜ਼ਿਮੀਂਦਾਰ ਤਾਂ ਏਸ ਸਭਿਅਤਾ _ਦੀ ਕਲਪਣਾ ਨਾਲ ਹੀ ਕੰਬ ਉਠਦੇ ਹਨ । ਉਨ੍ਹਾਂ 
ਦੀ ਜ਼ੂੜੀ ਦਾ ਕਾਰਣ ਅਸੀਂ ਸਮਝ ਸਕਦੇ ਹਾਂ, ਪਰ ਜਦ ਉਹ ਲੋਕ ਵੀ ਉਸਦਾ ਮਜ਼ਾਕ ਉਡਾਉਣ ਤੇ ਉਸ ਤੇ ਫਿਰਕੇ 
ਕਸਣ ਲਗਦੇ ਹਨ ਤਾਂ ਅਨਜਾਣਿਆਂ ਹੀ ਮਹਾਜਨੀ ਸਭਿਅਤਾ ਦਾ_ਉੱਲ੍ਹ ਸਿੱਧਾ ਕਰ ਰਹੇ ਹਨ, ਤਾਂ ਸਾਨੂੰ ਉਨ੍ਹਾਂ 
ਦੀ ਗੁਲਾਮ-ਮਨੋਬਿਰਤੀ 'ਤੇ ਹਾਸਾ ਆਉਦਾ ਹੈ । ਜਿਸ ਵਿਚ ਮਨੁੱਖਤਾ, ਅਧਿਆਤਮਕਤਾ, ਉੱਚਤਾ ਅਤੇ ਸ਼ੁਹਜ-ਬੋਧ 
ਹੈ, ਉਹ ਕਦੀ ਵੀ ਅਜਿਹੇ ਸਮਾਜਕ ਢਾਂਚੇ ਦੀ ਸਲਾਹੁਤਾ ਨਹੀ ਕਰ ਸਕਦਾ, ਜਿਸਦੀ ਨੀਂਹ ਲੋਭ ਸੁਆਰਥੀਪਣ ਅਤੇ 
ਕਮਜ਼ੋਰ ਮਨੌਥਿਰਤੀ ਤੇ ਖੜੀ ਹੌਵੇ । ਰੱਥ ਨੇ ਤ੍ਰਹਾਨੂੰ ਵਿੱਦਿਆ ਅਤੇ ਕਲਾ ਦੀ ਦੌਲਤ ਦਿਤੀ ਹੈ ਤਾਂ ਉਸਦਾ ਸਭ ਤੋ” 
ਵਧੀਆਂ ਉਪਯੋਗ ਇਹੋਂ ਹੈ ਕਿ ਉਸਨੂੰ ਜਨ-ਸਮਾਜ ਦੀ ਸੇਵਾ ਵਿਚ ਲਾਓ, ਇਹ ਨਹੀਂ ਕਿ ਉਸ ਨਾਲ _ਜਨ-ਸਮਾਜ ਤੈਂ 
ਹਕੂਮਤ ਚਲਾਓ, ਉਸਦਾ ਖੂਨ ਚੂਸੇ ਤੇ ਉਸਨੂੰ ਉੱਲੂ ਬਣਾਓ । 

ਰ੍ ਧੈਨ ਹੈ ਉਹ ਸਭਿਅਤਾ, ਜੋ ਮਾਲਦਾਰੀ ਅਤੇ ਨਿਜੀ ਜਾਇਦਾਦ ਦਾ ਐਤ _ਕਰ_ ਰਹੀ ਹੈ ਅਤੇ ਦੇਰ-ਸਵੇਰ 
ਦੁਨੀਆਂ ਉਸ ਦੀਆਂ ਪੈੜਾਂ ਤੇ ਚਲੇਂਗੀ ਜ਼ਰੂਰ । ਇਹ ਸਭਿਅਤਾ ਫਲਾਣੇ ਦੇਸ਼ ਦੀ_ਸਮਾਂਜ . ਰਚਨਾ ਜਾਂ _ਧਰਮ-ਮਜ਼ਹਬ 
ਨਾਲ ਮੇਲ ਨਹੀ ਖਾਂਦੀ ਜਾਂ ਉਸ ਵਾਤਾਵਰਣ ਦੇ ਅਨੁਕ੍ਰਲ ਨਹੀਂ, ਇਹ ਤਰਕ ਬਿਲਕੁਲ ਅਸੌਗਤ ਹੈ । ਈਸਾਈ ਮਜ਼ਹਬ 
ਦਾ ਪੌਦਾ ਜੇਰੂਸਲਮ ਵਿਚ ਉਗਿਆ ਅਤੇ ਸਾਰੀ ਦੁਨੀਆਂ ਉਸਦੀ ਖੁਸ਼ਤੂ ਨਾਲ ਬਸ ਗਈ । ਬੁੱਧ ਧਰਮ ਨੇ ਉਤਰ ਭਾਰਤ 
ਵਿਚ ਜਨਮ ਲਿਆ ਅਤੇ ਅੱਧੀ ਦੁਨੀਆਂ ਨੇ ਉਸਨੂੰ ਗੁਰੂ-ਦੱਖਣਾ ਦਿਤੀ । ਮਨੁੱਖੀ ਸਮਾਜ ਪੂਰੇ ਸੈਸਾਰ ਵਿਚ ਇਕ ਹੀ _ਹੈ। 
ਛੋਟੀਆਂ ਮੋਟੀਆਂ ਗੱਲਾਂ ਵਿਚ ਫਰਕ ਹੋ ਸਕਦਾ ਹੈ, ਪਰ ਮੂਲ ਸਰੂਪ ਦੀ ਦ੍ਰਿਸ਼ਟੀ ਤੋ” ਮਨੁੱਖ਼ ਜਾਤੀ ਵਿਚ ਕੌਈ ਭੇਦ ਨੈ” । 
ਜੋ ਹਕੂਮਤ ਵਿਧਾਨ _ਅਤੇ ਸਮਾਜਕ ਢਾਂਚਾ ਇਕ ਦੇਸ਼ ਲਈ ਕਲਿਆਣਕਾਰੀ ਹੈ, ਉਹ ਦੂਸਰੇ ਦੇਸ਼ ਲਈ ਵੀ ਹਿਤਕਾਰੀ 
ਹੋਵੇਗਾ । ਹਾਂ ਮਹਾਜਨੀ ਸਭਿਅਤਾ ਅਤੇ ਉਸਦੇ ਪਿੱਠੂ ਆਪਣੇ ਪੂਰੇ ਜ਼ੋਰ ਨਾਲ ਉਸਦਾ _ਵਿਰੋਧ ਕਰਨਗੇ, ਉਸ ਬਾਰੇ 
ਭਰਮ-ਪੈਦਾ ਪ੍ਰਚਾਰ ਕਰਣਗੇ, ਆਮ ਲੋਕਾਂ ਨੂੰ ਭੁਚਲਾਉਣਗੇ, ਉਸ ਦੀਆਂ ਅੱਖਾਂ ਵਿਚ ਧੂੜ ਫੱਕਣਗੇ, ਪਰ ਜੌ 


- ਸੱਚ ਹੈ, ਇਕ ਨਾ ਇਕ ਦਿਨ ਉਸਦੀ ਜਿਤ ਹੋਵੇਗੀ ਅਤੇ ਜ਼ਰੂਰ ਹੋਵੇਗੀ । 
[ਅਨੁ : ਚਮਨ ਲਾਲ] 


43 


ਇਹ ਹਮਾਰਾ ਜੀਵਣਗੁਰਸ਼ਰਨ ਸਿ 


ਨਾਗਾਲੈੱਤ ਅਤੇ ਦਿਲੀ ਦੇ ਹਾਕਮ 


1947 ਵਿਚ ਜਦੋ” ਅੰਗਰੇਜ਼ਾਂ ਨੇ ਹਿੰਦੁਸਤਾਨ ਦੀ ਵਾਗਡੋਰ ਕਾਂਗਰਸ ਦੇ ਲੀਤਰਾਂ ਨੂੰ ਸੰਭਾਲੀ ਤਾਂ ਪ੍ਰਭਾਵ ਇਹ 
ਦਿਤਾ ਗਿਆ ਕਿ ਹਿੰਦੁਸਤਾਨ ਸਮੁੱਚੇ ਦੇ ਲੋਕ ਇਸ ਦੇਸ਼ ਦੀ ਹਕੂਮਤ ਕਰਨਗੇ । ਇਹਨਾਂ ਲੋਕਾਂ ਵਿਚ ਉਹ ਵੀ ਲੋਕ 
ਸ਼ਾਮਿਲ ਸਨ ਜੋ ਉਤਰ ਪੂਰਬ ਵਿਚ ਬਰਮਾਂ ਦੀ ਹੱਦ ਤਕ ਦੇ ਫਿਲਾਕਿਆਂ ਦੇ ਰਹਿਣ ਵਾੜੇ ਸਨ । ਇਹਨਾਂ ਵਿਚ ਹੁਣ 
ਵਾਲਾ ਨਾਗਾਲੈ'ਡ ਮਿਜ਼ੋਰਾਮ, ਅਰੂਨਾਚਲ, ਤ੍ਰਿਪੁਰਾ, ਮਨੀਪੁਰ ਆਵਿਕ ਦੇ ਟਿਲਾਏ ਆਉਦੇ ਹਨ । ਪਤ ਆਉਣ ਵਾਲੋ ਸਮੇ” 
ਨੇ ਦਸਿਆ ਕਿ ਭਾਂਵੇ" ਭਾਰਤ ਦਾ ਵਿਧਾਨ 'ਸੈੜਹਝਰ' ਆਖਿਆ ਗਿਆਂ ਹੈ ਅਤੇ ਢੰਡੋਰਾ ਵੀ ਸੈਕੂਲਰਿਜ਼ਮ ਦਾ ਫੇਰਿਆ 
ਜਾਂਦਾ ਹੈ ਪਰ ਅਸਲ ਵਿਚ ਇਲੀ ਦੇ ਹਾਕਮ ਹਿੰਦੀ ਭਾਸ਼ਾਈ ਵਾਲੇ ਲੌਕ ਹੀ ਰਹੇ ਹਨ, ਜਿਨ੍ਹਾਂ ਨੇ ਹਿੰਦੀ ਕਲਚਰ ਨੂੰ ਹੀ 
ਭਾਰਤੀ ਕਲਚਰ ਦਾ ਨਾਂ ਦਿਤੀ ਰਖਿਆ ਹੈ । ਦੂਜਿਆਂ `ਸੂਤਿਆਂ ਵਿਚ ਵੱਸਦੇ ਘੁੱਟ ਗਿਣਤੀ ਵਾਲੇ ਲੱਖਾਂ ਕ੍ਰੋੜਾਂ ਦੀ 
ਕਲਚਰ ਵਲ ਉਹਨਾਂ ਦਾ ਮਤਰੇਈ ਮਾਂ ਵਾਲ਼ਾ ਸਲੂਕ ਹੀ ਰਿਹਾ ਹੈ । 

ਉਤਰ ਪੂਰਬ ਵਾਲੇ _ਇਲਾਕਿਆਂ ਵਿਚ ਕਟੀ ਵੈ/ਦਕ ਪ੍ਰਚਾਰਕ ਨਹੀਂ' ਪੁੱਜ ਸਕੇ ਸਨ, ਕਿਉਕਿ _ਟਿਬੇ ਜੰਗਲ 
ਸਨ, ਆਵਾਜਾਈ ਦੇ ਕੌਂਤੀ ਸਾਧਨ ਨਹੀਂ” ਸਨ, ਜ਼ਿੰਦਗੀ ਬੜੀ ਔਖੀ ਸੀ । ਪਰ ਇਸਦੇ ਉਲਟ ਇਸਾਈ ਪ੍ਰਚਾਰਕ ਜਾਂ 
ਪਾਦਰੀ ਆਪਣੀ ਜ਼ਿੰਦਗੀ ਨੂੰ ਔਖਿਆਂ ਕਰਕੇ ਉਥੇ ਪੁਜੋ ਤੇ ਜਿਕੇ ਉਹਨਾਂ ਨੇ ਇਥੋਂ ਦੇ ਕਬੀਲਿਆਂ ਨੂੰ ਨਵੀ" ਰੋਸ਼ਨੀ 
ਦਿਤੀ, ਉਥੇ ਇਸਾਈ ਮੱਤ ਦਾ ਪਰਚਾਰ ਵੀ ਕੀਤਾ । ਨਾਗਾ ਲੋੜ ਉਹਨਾਂ ਵਿਤੋ ਇਕ ਹਨ । ਚਾਹੀਦਾ ਤਾਂ ਇਹ ਸੀ ਕਿ 
ਉਹਨਾਂ ਨਾਲ ਬਰਾਬਰ ਦਾ ਸਲੂਕ _ਕੀਤਾਂ ਜਾਂਦਾ, ਉਹਨਾਂ ਦੇ ਸਭਿਆਚਾਰ ਅਤੇ ਅਕੀਦਿਆਂ _ਦੀ 'ਰਖਵਾਲੀ ਦੀ ਉਹਨਾਂ ਨੂੰ 
ਗਰੈਟੀ ਦਿਤੀ ਜਾਂਦੀ, ਦਿੱਲੀ ਦੀ ਸਰਕਾਰ ਵਿਚ ਉਹਨਾਂ ਨੂੰ ਇਜ਼ਤ ਵਾਲਾ ਹਿੱਸਾ ਦਿਤਾ ਜਾਂਦਾ, ਪਰ ਇਸਤਰ੍ਹਾਂ ਹੋਇਆ 
ਨਹੀਂ; । ਦਿਲੀ ਦੇ ਹਾਕਮਾਂ ਨੇ ਉਹਨਾਂ ਨਾਲ ਉਨਾਂ ਹੀ ਸੈਬਧ ਰਖਿਆ ਕਿ _ਗੌਣਤੰਤਰ ਦਿਵਸ ਤੇ ਉਹਨਾਂ ਦੀ ਨਚਣ ਵਾਲੀ 
ਇਕ ਟੀਮ ਮੰਗਵਾ ਲੈਣੀ । ਉਥੇ ਉਹਨਾਂ ਨੇ ਆਪਣੇ ਕਬੀਲੇ ਦੇ ਨਾਚ ਨੰਗੇ ਪਿੰਡੇ ਲੱਕ ਦੁਆਲੇ ਪਤੇ ਬੰਨਕੇ ਕਰਨੇ । 
ਦਿਲੀ ਵਾਲਿਆਂ ਨੇ ਨਾਚ 'ਵੈਖਣੇਂ । ਵਾਹਵਾਹ ਕਰ ਦੇਣੀ ਪਰ ਪ੍ਰਭਾਵ ਉਹਨਾਂ ਦਾ ਇਹੀ ਬਣਨਾ ਕਿ ਇਹ ਜਾਂਗਲੀ ਲੋਕ 
ਹਨ । ਉੱਝ ਹਕੀਕਤ ਇਹ ਹੈ ਕਿ ਮਿਜ਼ੋਰਾਮ ਅਰੂਨਾਚਲ, ਨਾਗਾਲੈ'ਡ ਵਿਚ ਵਿਦਿਆ ਹਿੰਦੁਸਤਾਨ ਦੇ ਬਾਕੀ ਕਈ 
ਸੂਬਿਆਂ ਦੇ ਮੁਕਾਬਲੇ ਕਿਤੇ ਵੱਧ ਹੈ । ਨਾਗਿਆਂ ਨੇ, ਮਿਜ਼ੋ ਲੋਕਾਂ ਨੇ ਜਦੋ ਕੋਈ ਹੱਕ ਦੀ ਆਵਾਜ਼ ਉਠਾਈ ਤਾਂ ਸਾਮਰਾਜੀ 
ਜ਼ਹਿਨੀਅਤ ਦੇ ਮਾਲਕ ਦਿਲੀ “ਦੇ'ਰਾਕਮਾਂ ਨੇ ਬੀ. ਐਸ. ਐਡ. ਦੇ ਯੂਨਿਟ ਜਾਂ ਫੌਜ ਭੇਜ ਕੇ ਉਹਨਾਂ ਦੇ ਮਾਮਲੇ ਸੁਲਝਾਣੇ 
ਚਾਹੇ । ਕਚੀ ਇਹ ਕੋਸ਼ਿਸ਼ ਨਾਂ ਕੀਤੀ ਕਿ ਉਹਨਾਂ ਦੇ ਮੱਜਤੇ ਨੂੰ ਸਮੜਣ ਸਗੋ“ ਇਸਦੇ ਉਲਟ ਉਹਨਾਂ ਵਿਚੋ ਹੀ ਕੁਝ 
ਟਾਊਟ ਕਿਸਮ ਦੇ ਲਾਲਚੀ ਲੌਕ ਲਭ ਕੇ ਉਹਨਾਂ ਰਾਹੀ' ਹਕੂਮਤ ਚਲਾਣੀ ਚਾਹੀ । ਏਨਾਂ ਟਾਊਟਾਂ ਨੂੰ ਦੇਸ਼ ਭਗਤ ਕਿਹਾ 
ਤੇ ਜਿਹੜੇ ਹੱਕ ਲਈ ਲੜਣ ਵਾਲੇ ਲੌਕ ਸਨ, ਉਹਨਾਂ ਨੂੰ ਕਿਹਾ ਕਿ ਉਹ ਬਾਹਰਲੇ ਮੁਲਕਾਂ ਦੇ ਅਸਰ ਥਲੇ ਗ਼ਦਾਰ 
ਹਨ । ਅੰਗਰੇਜ਼ਾਂ ਨੇ ਵੀ ਟਾਊਣਾਂ ਅਤੇ ਫੌਜ ਦੀ ਮੱਦਦ ਨਾਲ ਹਿੰਦੁਸਤਾਨ ਤੇ ਸੌ ਸਾਲ _ਹਕ੍ਹਮਤ ਚਲਾਈ ਸੀ । ਦਿਲੀ ਦੇ 
ਹਾਂਕਮ ਵੀ 33 ਸਾਲ ਤੋ ਫੌਜ ਅਤੇ ਪੁਲਸ ਦੀ ਮੱਦਦ ਨਾਲ ਵਿਹਨਾਂ ਇਲਾਕਿਆਂ ਤੇ ਹਕੂਮਤ ਚਲਾ ਰਰੇ ਹਨ । ਪਰ ਹੁਣ 
ਉਹਨਾਂ ਲੋਕਾ ਦੀ ਆਪਣੀ ਆਜ਼ਾਦੀ ਦੀ ਲੜਾਈ ਅਸਲ_ਮੈ'ਨਿਆਂ ਵਿਚ ਹਥਿਆਰ ਬੰਦ ਗੁਰੀਲਾ ਲੜਾਈ ਵਿਚ ਕਦਲ 
ਗਈ ਹੈ - ਖਾਸ ਕਰਕੇ ਨਾਗ਼ਾਲੰ'ਡ ਵਿਚ ਉਹਨਾਂ ਨੇ, ਆਪਣੇ ਨਰਮਦਲੀਏ ਆਗੂਆਂ ਦੇ ਅਸਰ ਤੋਂ ਬਾਹਰ ਹੋ ਕੇ, ਜਾਂ 
ਉਹਨਾਂ ਆਗੂਆਂ ਦੇ ਅਸਰ ਤੋਂ” ਲਾਂਭੇ ਹੋ ਕੇ ਜਿਹੜੇ ਸੰਘਰਸ਼ ਉਸ ਹੱਦ ਤਕ ਹੀ ਲੜਣਾ ਚਾਹੁੰਦੇ ਹਨ ਕਿੰ ਉਹਨਾਂ ਨੂੰ 


ਪਰ 


ੱ,.,ੜ_੩੨ਖੜ=ੜ=_ਝਖਥਝਬਥਖਢਠ_ਠਢਖਢ=_ਧਝਧਖ_ਥ੫ਥ੫ਥ੫ਥ੫ਥਢ੫ਥ੫ਥਛਥ੫੮੦੮ਛਢਠ“₹“੍ਾ ਨ, (ਸਕ ਕਕਰਰਰਕਰਰਰਰਰਰਰਰਸਬਰਰ 


ਲੀ ਦੇ ਹਾਕਮ ਕੁਰਸੀ ਦੇ ਦੇਣ, ਸੰਘਰਸ਼ ਚਲਾ ਦਿਤਾ ਹੈ । ਦਿਲੀ ਦੇ ਹਾਕਮ ਹੁਣ ਚੀਕ ਉਠੇ ਹਨ । 
ਰਸ ਅਖਬਾਰ ਸੰਡੇਂ ਸਟੈੱਡਰਡ . ਜੁਲਾਈ 13, 1980 ਮੁਤਾਬਿਕ ਉਥੇ ਇਨਕਲਾਬੀ ਜਥੇਕੋਦੀ, ਨੈਸ਼ਨਲ ਸੌਸ਼ 
ਲਿਸਟਿਕ ਕੋਂਸਲ ਆਫ਼ ਨਾਗਾਲੈ'ਡ ਨੇ ਸੰ ਘਰਸ਼ ਦੀ ਵਾਗਡੋਰ ਸੰਭਾਲ ਲਈ ਹੈ । ਉਹਨਾਂ ਨੇ ਫਿਜ਼ੋ ਵਾਲੀ ਨਾਗਾ ਨੈਸ਼ਨਲ 
`ਕੋਂਸਲ ਨਾਲ ਨਾਤਾ ਤੋੜ ਦਿਤਾ ਹੈ, ਜਿਹੜਾ ਦਿਲੀ ਦੇ ਹਾਕਮਾਂ ਨਾਲ ਸਮਝੌਤਾ ਕਰਨਾਂ ਚਾਹੁੰਦਾ ਹੈ, ਤੇ ਜਿਦੀ ਸਮਝ 
` ਹੈ ਕਿ ਦਿਲੀ ਦੇ ਹਾਕਮਾਂ ਨਾਲ ਲੰਬੀ ਲੜਾਈ ਨਾਗਾਲੈ'ਡ ਨੂੰ ਤਕਾਹ ਕਰ ਦੇਵੇਗੀ । ਉਹਨਾਂ ਨੇ ਸਵਾਲ ਕੀਤਾ ਹੈ ''ਕੀ 
- ਨਾਗਾਲੈ'ਡ ਦੇ ਤਬਾਹ ਹੋਣ ਦੀ ਕੋਈ ਕਸਰ ਰਹਿ ਗਈ ਹੈ ?' 1947 ਤੋ” ਪਹਿਲੇ ਨਾਗਾਲੈ'ਡ ਵਿਚ ਇਕ ਵੀ ਹਿੰਦੁਸਤਾਨੀ 
` ਨਹੀਂ ਸੀ । ਹੁਣ ਦੋ ਲੱਖ ਹਿੰਦੁਸਤਾਨੀ ਵਪਾਰੀ, ਤੇ ਹੌਰ ਅਮਲਾ ਉਥੇ ਪੁੱਜ ਗਿਆ ਹੈ । ਫੌਜ ਦੀ ਗਿਣਤੀ ਵਖਰੀ ਹੈ । 
ਨਾਗਾਲੈੱਡ ਦੀ ਨਵਉਸਾਰੀ_ਦੇ ਬਹਾਨੇ ਉਹਨਾਂ ਨੇ ਸਰਮਾਏਦਾਰੀ ਕਿਸਮ ਦੀ ਉਥੇ ਲੁੱਟ ਸ਼ੁਰੂ ਕਰ ਦਿਤੀ ਹੈ । ਕੁਝ ਨੂੰ 
ਚੌਗਾ ਦੇਕੇ ਆਪਣੇ ਨਾਲ ਮਿਲਾ, ਲਿਆ ਹੈ, ਬਾਕੀਆਂ ਨੂੰ 'ਸੱਸਤਾ ਮਜ਼ਦੂਰ ਵਾਲੀ ਹਾਲਤ ਵਿਚ ਲੈ ਆਂਦਾ ਹੈ । ਉਹ 
ਆਪਣੇ ਦੇਵੀ ਦੇਵਤੇ ਲੈ ਕੇ ਆਏ ਹਨ, ਜਿਨਾਂ ਵਿਚ ਲਕਸ਼ਮੀ ਦੇਵੀ ਦੀ_ਪੂਜਾ ਸਭ ਤੋਂ“ ਵੱਧ ਹੈ । ਉਹ ਆਪਣੀਆਂ 
ਘੱਟੀਆਂ ਹਿੰਦੀ ਫਿਲਮਾਂ ਤੇ ਇਹਨਾਂ ਫਿਲਮਾਂ ਦੇ ਗੰਦੇ ਗੀਤ ਸਾਡੀ ਸਭਿਆਚਾਰਕ ਜ਼ਿੰਦਗੀ ਨੂੰ ਗੈਦਾ ਕਰਨ ਲਈ ਲੈ 
ਆਏ ਹਨ । ਨਾਗਾਲੈ'ਡ ਦੇ ਨੈਸ਼ਨਲ ਸੋਸ਼ਲਿਸਟ ਵਾਲਿਆਂ ਨੇ ਨਾਗਾ ਲੌਕਾਂ ਨੂੰ ਇਕ ਸਦਾ ਦਿਤਾ ਹੈ - 
- ਅਸੀਂ ਨਵੀਂ ਜ਼ਿੰਦਗੀ ਲਈ ਲੜ੍ਹਣਾ ਹੈ - 
- ਅਸੀਂ ਟਿਨਕਲਾਬ ਲਟੀ ਲੜਣਾ ਹੈ - 
- ਜਿਹੜਾ ਕੋਈ ਹਥਿਆਰ ਸੁੱਟਦ' ਹੈ, ਉਹ ਆਪਣੀ ਆਜ਼ਾਦੀ ਦੁਸ਼ਮਣ ਦੇ ਪੈਰਾਂ ਤੇ ਪੇਸ਼ ਕਚਦਾ ਹੈ - 
ਇਹੋ ਜਿਹਾ ਸੰਘਰਸ਼ ਜਦੋਂ' ਵੀ ਚਲਦਾ ਹੈ, ਦਿਲੀ ਦੇ ਹਾਕਮ ਤੇ ਉਹਨਾਂ ਦੀਆਂ ਅਖਬਾਰਾਂ ਰੌਲਾ ਪਾ ਦੇ'ਦੀਆਂ 
ਹਨ ? ਬਾਹਰਲੇ ਦੇਸ਼ ਦੇ ਏੱਜਟ ਸਾਡੇ ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ - ਸੀ. ਆਈ. ਏ. ਸਾਰੀ ਗੜਬੜ 
ਕਰਵਾ ਰਹੀ ਹੈ ਇਸ ਤਰ੍ਹਾਂ ਦਾ ਭੰਡੀ ਪਰਚਾਰ ਸ਼੍ਰੂ ਕਰ ਦੇਣਗੇ । ਸਮਾਂ ਆ ਗਿਆ ਹੈ ਕਿ ਚੇਤਣ ਲੋਕ ਇਹਨਾਂ ਘੱਟ 
ਗਿਣਤੀ ਦੇ ਲੌਕਾਂ ਦੇ ਹੱਕ ਵਿਚ ਆਵਾਜ਼ ਉ੍‌ਠਾਨ । ਫੌਜੀ ਤਾਕਤ ਇਹਨਾਂ ਮੱਸਲਿਆਂ। ਦਾ ਹੱਲ ਨਹੀ” । ਇਹਨਾਂ ਲੌਕਾਂ 
ਦਾ ਵੱਖਰਾ ਸਭਿਆਚਾਰ ਹੈ, ਰਹਿਣੀ ਬਹਿਣੀ ਹੈ, ਸੋਚਣੀ ਹੈ, ਵਿਸ਼ਵਾਸ਼ ਹੈ, ਅਕੀਦਾ ਹੈ, ਇਜ਼ਤ ਹੈ । ਉਹਨੂੰ ਸਵੀਕਾਰ 
ਕੀਤਾ ਜਾਏ । ਉਹਨਾਂ ਨੂੰ ਇਹ ਯਕੀਨ ਦਿਵਾਇਆ ਜਾਏ । ਕਿ ਉਹਨਾਂ ਦੀ ਹਿੰਦੁਸਤਾਨ ਦੀ ਬਰਾਦਰੀ ਵਿਚ ਇਕ 
ਇਜ਼ਤ ਵਾਲੀ ਥਾਂ ਹੈ । ਉਹਨਾਂ ਦਾ ਦਰਜਾ ਦਿਲੀ ਹਤੂਮਤ ਵਿਚ ਕੋਈ ਕੋਲੋਨੀ ਵਾਲਾ ਨਹੀਂ, - ਹਾਂ ਜੇ ਉਹ ਸਮਝਦੇ 
ਹਨ ਕਿ ਉਹਨਾਂ ਨੂੰ ਇਕ ਆਜ਼ਾਦ ਹਸਤੀ ਚਾਹੀਦੀ ਹੈ ਤਾਂ ਸਾਡੇ ਵਲੋ” ਕੋਈ ਜ਼ਬਰਦਸਤੀ ਨਹੀ”, ਭਾਂਵੇ ਅਸੀ" ਸਮਝਦੇ ਹਾਂ 
ਕਿ ਉਹਨਾਂ ਦਾ ਫਾਇਦਾ ਹਿੰਦੁਸਤਾਨ ਦੀ ਬਰਾਦਰੀ ਵਿਚ ਹੀ ਰਹਿਣ ਨਾਲ ਹੈ । ਵੀਹਵੀ` ਸੱਦੀ ਹੈ, ਹਰ ਇਕ ਗਲ 
ਦਲੀਲ ਰਾਹੀ” ਹੋਣੀ ਚਾਹੀਦੀ ਹੈ । ਜ਼ਬਰਦਸਤੀ ਕਿਮੇ ਇਲਾਕੇ ਨੂੰ, ਉਥੋ” ਦੇ ਲੋਕਾਂ ਦੀ ਮਰਜ਼ੀ ਦੇ ਉਲਟ, ਆਪਣੇ 
ਥਲੇ ਰਖਣਾ ਸਾਮਰਾਜੀ ਜ਼ਹਿਨੀਅਤ ਦਾ ਸੂਚਕ ਹੈ । ਅਸੀ ਦੂਜੀਆਂ ਕੌਮਾਂ ਨੂੰ ਇਸ ਜ਼ਹਿਨੀਅਤ ਦਾ ਇਲਜ਼ਾਮ ਦੇਦੇ ਹਾਂ, 
ਪਰ ਆਪ ਇਸ ਇਲਜ਼ਾਮ ਤੋ" ਬਰੀ ਨਹੀਂ ਹਾਂ । ਠੀਕ ਨੀਤੀਆਂ ਆਪਣਾ ਕੇ ਫੌਜੀ ਖਰਚਿਆਂ ਨੂੰ ਘਟਾਇਆ ਜਾਏ ਅਤੇ 


ਪੱਧਰ ਦੇ ਥੱਲੇ ਜੀ ਰਹੇ ਹਨ, ਉਹਨਾਂ ਲਈ ਰੋਟੀ ਤੇ ਰੁਜ਼ਗਾਰ ਮੁਹੀਂਯਾ ਕਰਨ ਵਿਚ ਖਰਚ ਕੀਤੀ ਜਾਏ । ਹੁ 


ਪਾਰਲੀਸੈੱਨ) ਸ਼ਰਕਸ਼ ਦੇ ਜੋਕਰ 


ਮ਼ੇਰਠ ਦੇ ਕੌਲ ਬਾਘਪਤ ਕਸਬੇ ਵਿਚ ਇਕ ਘਟ਼ਨਾ ਵਾਪਰੀ ਹੈ - ਉੱਝ ਤਾਂ ਇਹੋ ਜਹੀਆਂ ਘਟਨਾਵਾਂ ਰੋਜ਼ 
ਹੀ ਵਾਪਰਦੀਆਂ ਹਨ - ਪੁਲਸ ਨੇ ਤਿੰਨ ਬੈਦਿਆਂ ਨੂੰ ਗੋਲੀ ਨਾਲ ਉਡਾ ਦਿਤਾ ਅਤੇ ਉਹਨਾਂ ਦੇ ਨਾਲ ਇਕ ਗਰਭਵਤੀ 
ਨੌਜਵਾਨ ਔਰਤ ਸੀ ਮਾਇਆ ਦੇਵੀ ਤਿਆਗੀ, ਉਹਨੂੰ ਨੰਗਿਆਂ ਕਰਕੇ ਬਾਜ਼ਾਰ ਵਿਚ ਫੇਰਿਆ ਪੁਲਜ ਥਾਨੋ ਵਿਚ ਉਹਦੇ 
ਨਾਲ ਬਲਾਤਕਾਰੀ ਵੀ ਕੀਤੀ । ਇਹ ਵੀ /ਹੁਣ ਕੋਈ ਨਵੀ" ਗਲ ਨਹੀ ਰਹੀ - ਕਿਸੇ ਵੀ ਔਰਤ ਨੂੰ ਕਿਸੇ ਵੀ ਅਪਰਾਧ 


45 


ਥਲੋਂ ਥਾਨੇ ਘੇਰ ਲਿਆਓ ਤਾਂ ਫੋਰ ਜੋ ਮਰਜ਼ੀ ਕਰੋ, ਬਲਾਤਕਾਰੀ _ਕਰੋ,...ਜਾਂ ਹੋਰ ਪੁੱਠੇ ਲੋਕਾਂ ਵਾਲੋ ਪੁੱਠੇ ਕੌਮ, ਜਿਨਾ ਨੂੰ 

ਲਿਖਿਆ ਜਾਵੇ ਤਾਂ ਕਲਮ ਵੀ ਸ਼ਰਮ ਸਾਰ_ ਹੋਂ ਜਾਂਦੀ ਹੈ - ਬਹੁਤੇ ਤੋਂ ਬਹੁਤਾ ਲੋਕ ਕ੍ਰਝ ਖੁੱਪ ਹੀ ਪਾਉਣਗੇ, ਪਾਰਲੀਮੈਂਟ 

ਵਿਚ ਮੈੱਬਰ ਜਜ਼ਬਾਤੀ ਹੌ ਕੇ ਮੰਗ ਕਰਨਗੇ ਕਿ ਬਲਾਤਕਾਰੀ ਲਈ ਸਜ਼ਾ ਏ ਮੌਤ ਹੋਣੀ ਚਾਹੀਦੀ ਹੈ - ਤੇ ਖੁੱਪ ਤਾਂ ਉਹ 

30-32 ਸ਼ਾਲਾਂ ਦੀ ਪਾ ਰਹੇ ਨੇ ਕਿਸੇ ਨੇ ਉਹਨਾਂ ਦਾ ਕੀ ਵਿਗਾੜ ਲਿਆ ਹੈ - ਹਾਂ ਤੇ ਬਾਘਪਟ ਕੱਜਬਾ ਚੌਧਰੀ `ਦਰਨ 

ਸਿੰਘ ਹੋਰਾਂ ਦੇ ਪਾਰਲੀਮੈਂਟੀ ਹਲਕੇ ਵਿਚ ਆਦਾਂ ਸੀ, ਇਸ ਲਈ ਪਾਰਲੀਮੈਂਟ ਵਿਚ ਇਹਦੀ ਗ੍ਰੂਜ ਤਾਂ ਰੋਣੀ ਹੀ ਸੀ । 

ਸੋ ਇਹ ਗੂੰਜ ਹੋਈ ਪਰ ਫੇਰ ਇਹ ਗੂੰਜ ਪਾਰਲੀਮੈਨੀ ਜੌਕਰਾਂ ਦੀ _ਮੰਜ਼ਾਕੀਆ ਕਲਾ ਦੀ ਬਦੌਲਤ ਇਕ ਵਡਾ ਲਤੀਫਾ 

ਬਣ ਕੇ ਖਤਮ ਹੋ ਗਈ । ਇਸ ਜੋਕਰੀ ਕਲਾ ਦਾ ਨਮੂਨਾ ਵੇਖੰ :- 

ਹੋਮ ਮਨਿਸਟਰ : ਮੈ ਇਸ ਮਾਮਲੇ ਬਾਰੇ ਜ਼ਾਤੀ ਤਪਤੀਸ਼ ਕਰ ਤਿਹਾ ਹਾਂ, ਮਾਇਆ ਦੇਵੀ ਤਿਆਗੀ ਮੇਰੇ ਘਰ ਆਈ । 

ਇਕ ਮੈਬਰ _: ਕਿਸ ਵੇਲੇ ਆਈ ? 

ਦੂਜਾ ਮੈਂਬਰ _: ਦਿਨੇ ਕਿ ਰਾਤੀ ? 

ਤੀਜਾ ਸੈੱਬਰ _: ਇਕਲੀ ? 

ਹੌਮਮੋਨਿਸਟਰ : ਨਹੀਂ ਪਾਰਲੀਮੈਨੀ ਮੈਬਰ ਸ਼੍ਰੀਮਤੀ ਪਰਾਮਿਲਾ ਡੰਡਾਵਏ ਆਪਣੇਂ ਨਾਲ, ਲਿਆਈ । 

ਸ੍ਰੀਮਤੀ ਡੇਡਾਵਟੇ: ਇਹ ਝੂਠ ਏ, ਮੈਂ ਕਦੀ ਹੌਮ ਮਨਿਸਟਰ ਦੇ ਘਰ ਨਹੀ ਗਈ 

ਹੋਮ ਮਨਿਸਟਰ : ਇਹ ਸੱਚ ਏ 

ਇਕ ਮੈਬਰ _: ਇਹ ਪਾਰਲੀਮੈਂਨੀ ਔਰਤਾਂ ਹੋਮ ਮਨਿਸਟਰ ਦੇ ਘਰ ਕਦੋ' ਦੀਆਂ ਜਾਣ ਲਗ ਪਈਆਂ ਨੇ ? 
(ਪਰਲੀਟਮੈ` ਵਿਚ ਹਾਸਾ । ਮੈਂਬਰ ਨੇ ਬੜੀ ਨਾਟਕੀ ਗਲ ਕਹੀ ਸੀ । ਸਪੀਕਰ ਮੇਜ਼ ਤੇ ਹੱਥ 
ਮਾਰਦਾ ਹੈ । ਨਾਟਕ ਦਾ ਸਵਾਦ ਵਿਚ ਨਾਂ ਖਰਾਬ ਕਰੋ, ਹਾਲੇ ਸ਼ਿੱਖਰ ਆਉਣਾ ਹੈ) 

ਇਕ ਮੈਬਰ _: ਹਾਂ ਤੇ ਮਾਇਆ ਦੇਵੀ ਤ੍ਰਹਾਡੇ ਕੋਲ ਆਈ ਜਾਂ ਸ੍ਰੀਮਤੀ ਡੌਡਾਵਟੇ ਨਾਲ ਧਿਆਈ ? 


ਸੁੱਮਤੀ ਡੰਡਵਟੇ: ਮੈਂ ਫੇਰ ਕਹਿਣੀ ਹਾਂ_ ਕਿ ਮੈਂ ਲੈ ਤੋ ਨਹੀਂ ਗੀ । ਮੈ: -ਕਢੀ ਵੀ ਰੋਮ` ਮਨਿਸ਼ਟਰ ਵੇ ਘਰ_ ਨਹੀਂ 


ਗਈ 
ਹੋਮ ਮਨਿਸਟਰ : ਮੈ" ਫੇਰ ਜ਼ੌਰ ਦੇ ਕੇ ਕਹਿਦਾ ਹੈ ਕਿ ਉਹ ਆਈ । < 
ਸ੍ਰੀਮਤੀ ਡੰਡਾਵਟੇ: ਮੰ" ਫੇਰ ਜ਼ੋਰ ਦੇ ਕੇ ਕਹਿਦੀ ਹਾਂ ਕਿ ਮੈ` ਨਹੀਂ ਗਈ -- ਇਹ ਸਰਾਸਰ ਝੂਠ ਏ 
ਦੋਮ ਮਨਿਸਟਰ : ਇਕ ਕਮਿਸ਼ਨ ਬੈਠਾਇਆ ਜਾਏ `ਜਿਹੜਾ ਇਸ ਗਲ ਫੈਸਲਾ ਦੋਵੇ ਕਿ ਸ੍ਰਮਤੀ ਡੰਡਾਵਟੇ ਆਈ ਕਿ 
ਨਹੀ ਆਈ ? 
ਦੂਜਾ.ਸੈੱਬਰ _: ਗਲ ਸ੍ਰੀਮਤੀ ਮਾਇਆ ਦੋਵੀ ਤਿਆਗ੍ਰੀ ਦੀ ਹੌ ਰਹੀ ਹੈ । ਉਹਦਾ ਕੀ ਬਣਿਆ ? 
ਇਕ ਮੈਂਬਰ _: ਉਹਦਾ ਕੀ ਬਣਨਾ ਹੈ ? ਯੂ. ਪੀ. ਦੇ ਆਈ. ਜੀ. ਪੁਲਸ ਨੇ ਕਿਹਾ ਹੈ ਕਿ ਉਹ ਇਕ ਬਦਕਾਰ 
ਔਰਤ ਸੀ । ਕੁ 
ਇਕ ਸਰਕਾਰੀ ਮੈਬਰ “ ਡਿਪਟੀ ਕਮਿਸ਼ਨਰ ਮੋਰਠ ਨੇ ਕਿਹਾ ਹੈ ਕਿ ਉਹ ਡਾਕੂਆਂ ਦੇ ਗਰੋਹ ਦੀ ਇਕ ਮੈਬਰ ਸੀ 
ਇਕ ਮੈਬਰ : ਪਰ ਉਹ ਜੌ ਵੀ ਸੀ ਕੀ ਇਹ ਜਾਇਜ਼ ਹੈ ਕਿ ਉਹਦਾ ਨੰਗੀ ਦਾ ਜਲੂਸ ਕਢਿਆ ਜਾਂਏ ? 
ਇਕ ਮੈਬਰ _: ਕੀ ਇਹ ਸ਼ਰਮ ਵਾਲੀ ਗਲ ਨਹੀਂ” ? 
ਹੋਮ ਮਨਿਸਟਰ “ ਹਾਂ ਹੈ, ਬਹੁਤ ਸ਼ਰਮ ਵਾਲੀ ਗਲ ਹੈ 
ਇਕ ਮੈਬਰ _: ਫੇਰ ਇਸ ਬਾਰੇ ਕੀ ਕਰ ਰਹੇ ਹੋ ? 
ਚੋਰ ਮੈਂਬਰ _: ਹਾਂ ਕੀ ਕਰ ਚਰੇਂ ਹੋ ?_ 
(ਖੱਪ ਰੌਲਾ ਵੱਧ ਜਾਂਦਾ ਹੈ, ਸਪੀਕਰ ਮੋਜ਼ ਉਤੇ ਮੁੱਕੇ ਤੇ ਮੁੱਕੇ, ਮਾਰ ਰਿਹਾ ਹੈ) 
ਹੋਮ ਮਨਿਸਟਰ : (ਰੌਲੇ ਵਿਚੋ ਉਠਕੇ) ਮੈ” ਮੈਬਰਾਂ ਨੂੰ ਯਕੀਨ ਦਿਵਾਨਾ ਹਾਂ ਕਿ ਸਰਕਾਰ ਇਸ ਬਾਰੇ ਪੂਰੀ ਕਾਰਵਾਈ 
ਕਰੇਗੀ । ਸ੍ਰੀਮਤੀ ਮਾਇਆ ਤਿਆਗੀ ਜੋ ਵੀ ਸੀ ਉਹ ਮੋਰੀ ਧੀ ਸੀ । 


46 ` 


ਨ 


[ਚ 


ਮੈ ਜਾਂ ਉਸ ਦੀ ਥਾਨੇ ਵਿਚ ਪੱਤ ਲੁੱਟੀ ਜਾ ਸਕਦੀ_ ਹੈ, ਜਿਸ ਨੂੰ ਦੇਸ਼ ਦਾ ਹੌਮ ਮਨਿਸਟਰ ਆਪਣ) ਧੀ ਕਹਿਦਾ ਹੈ ਤਾਂ ਫੇਰ 
2: ਦੇਸ਼ ਵਿਚ ਹੋਰ ਕਿਸ ਦੀ ਧੀ ਭੈਣ ਦੀ ਇਜ਼ਤ ਦੀ ਕੀ ਗਰੇਟੀ ਹੈ ? 


ਤੂ ਹੁਣ ਇਸ ਤੌ ਅਗੇ ਕੋਈ ਮੈੱਬਰ ਕੀ ਕਹਿਦਾ ? ਜੇ ਉਸ਼ ਔਰਤ ਦਾ ਨੰਗਾ ਜਲ੍ਹਸ ਕਢਿਆ ਜਾ ਸਕਦਾ ਹੈ 


ਹੋਮ ਮਨਿਸਟਰ ਨੇ ਉਰਦੂ ਦਾ ਇਕ ਸ਼ੇਅਰ ਸੁਣਾਇਆ ਤੇ ਪਾਰਲੀਮੈ'ਟ ਵਿਚ ਸ੍ਰੀਮਤੀ ਮਾਇਆ ਤਿਆਗੀ ਦਾ 
ਨਾਟਕ ਖਤਮ ਹੋ ਗਿਆ । ਕੌਮ ਦਾ ਇਸ ਨਾਟਕ ਲਈ 1 ਲੱਖ ਰੁਪਿਆ ਖਰਚ ਹੌ ਗਿਆ ਜੋ ਪਾਰਲੀਮੈਂਟ ਦਾ ਇਕ ਦਿਨ 
ਦੀ ਮੀਂਟਗ ਦਾ ਔਸਤਨ. ਖਰਚ ਹੈ । 


ਕੂ ` ਗੰਦ 


ਸਰਦਾਰ ਜੀ ਗੜੀ ਤੋਂ ਸਫਰ ਕਰ ਰਹੇ ਸਨ । ਗਡੀ ਵਿਚ ਭੀੜ ਬਹੁਤ ਸੀ । ਰੁਜ਼ਗਾਰ ਦੀ ਤਲਾਸ਼ ਵਿਚ 
ਯੂ. ਪੀ. ਅਤੇ ਬਿਹਾਰ ਤੌ ਆਏ ਭਈਏ ਗੜੀ ਦੀ ਛੱਤ ਤੇ ਵੀ ਸਫਰ _ਕਰ ਰਹੇਂ ਸਨ । ਹਰ ਡੱਬੇਂ ਦੇ ਦਰਵਾਜ਼ੇ ਅਗੇ ਉਹਨਾਂ 
ਦੀ ਹੀ ਭੀੜ ਸੀ । ਸਰਦਾਰ ਜੀ ਭੀੜ ਵਿਚ ਫਸੇ ਆਪਣੇ ਸਾਥੀ ਨੂੰ ਕਹਿ ਰਹੇ ਸਨ “ਭੀੜ ਦੀ ਤਾਂ ਹੱਦ ਹੋ ਗਈ ਏ, 
ਇਹ ਭੈਣ.. (ਵਡੀ ਸਾਰੀ ਗਾਲ੍ਹ) _ਧਾੜਾਂ ਦੀਆਂ ਧਾੜਾਂ ਆ ਗਈਆਂ ਨੇ ਬੜਾ ਗੌਦ ਪਾਇਆ ਹੋਇਆ ਇਹਨਾਂ ਭਈਆਂ 
ਨੇੰ' ਫੇਰ ਉਹਨਾਂ ਨੇ ਆਪਣੇ ਸਾਥੀ ਨੂੰ ਦਸਿਆ ਕਿ ਇਹਨਾਂ ਦੇ ਆਪਣੇ ਦੇਸ਼ ਵਿਚ ਬੜੀ ਗ਼ਰੀਕੀ ਏ ਕਿਉ'ਕਿ ਇਹ 
__ ਨ ਤਰਨਾਂ ਚਾਹੁੰਦੇ - ਹਾਲਾਂ ਕਿ ਸਰਦਾਰ ਜੀ ਜਾਣਦੇ ਸਨ ਕਿ ਉਹਨਾਂ ਦੇ ਆਪਣੇ ਖੇਤ ਵਿਚ ਭਏ 
ਜਿਹੜੇ ਦਿਹਾੜੀ ਤੇ ਨੌਕਰ ਨੇ, ਹਰ ਔਖਾਂ ਤੋਂ ਔਖਾ ਕੰਮ ਕਰਦੇ ਨੇ । ਮਾਮੂਲੀ ਖੁਰਾਕ ਤੇ ਰਹਿੰਦਿਆਂ ਹੋਇਆ ਵੀ ਉਹ 
ਮੇਹਨਤ ਵਲੋ' ਕਿਸੇ ਕੋਲੋਂ ਘੁੱਟ ਨਹੀਂ । ਰੱਜੇ ਪੁੱਜੇ ਲੌਕਾਂ ਦੀਆਂ ਨਜ਼ਰਾਂ ਵਿਚ ਗ਼ਰੀਬਾਂ ਦੀ ਗ਼ਰੀਕੀ ਦਾ ਇਕੋ ਕਾਰਨ 
ਦਿਸਦਾ ਹੈ ਕਿ ਗ਼ਰੀਬ ਕੰਮ ਨਹੀ ਕਰਦੇ । ਆਪਣੀ ਅਮੀਰੀ ਨੂੰ ਉਹ ਆਪਣੀ ਲਿਆਕਤ ਅਤੇ ਮੇਹਨਤ ਦਾ ਫਲ ਹੀ 
ਸਮਝਦੇ ਹਨ - 
ਸਰਦਾਰ ਜੀ ਦਾ ਲੜਕਾ ਅਮਰੀਕਾ ਚਲਾ ਗਿਆ ਸੀ । ਉਹ ਵੀਂ ਰੁਜ਼ਗਾਰ ਦੀ ਤਲਾਸ਼ ਵਿਚੰ ਗਿਆ ਸੀ । ਹੁਣ 
ਉਹ ਦੇਸ਼ ਵਾਪਸ ਆਇਆ ਹੋਇਆ ਏ, ਉਹ ਸੋਰਦਾਰ ਜੀ ਨੂੰ ਦਜ ਰਿਹਾ ਏ :- 
“ਬਾਪੂ ਜੀ ਮੈ ਹੁਣ ਵਾਪਸ ਨਹੀਂ' ਜਾਣਾ । ਉਥੇ ਬੜੀ ਜ਼ਿਲਤ ਦੀ ਜ਼ਿੰਤਗੀ ਗੁਜਾਰਨੀ ਪੈਦੀ ਏ ਜਿਕੋ' ਲੰਘੀਈ 
ਅਮਰੀਕਨ ਆਵਾਜ਼ਾਂ ਕਸਦੇ ਨੇ ਕਿ ਇਹ ਇੰਡੀਅਨ 
ਗੈਦ ਇਥੇ ਕਿਥੇ ਆ ਗਿਆ ਏ'' 
ਸਰਦਾਰ ਜੀ ਇਸ ਬਾਰੇ ਕੁਝ ਨਹੀ” ਕਹਿ ਸਕਦੇ । ਉਹਨਾਂ ਦੋ ਸਾਹਮਣੇ ਆਪਣੀ ਨਜ਼ਰਾਂ ਵਾਲਾ ਗੰਦ ਆ 
ਗਿਆ ਹੈ । 


ਮੁਤਬਾਦਲ ਕਲਜ਼ਰ 


ਨੌਜਵਾਨ ਭਾਰਤ ਸਭਾ ਵੁਲੋ` ਪਿੰਡ ਵਿਚ ਸਭਿਆਚਾਰਕ ਪ੍ਰੋਗਰਾਮ ਕੀਤਾ ਜਾ ਰਿਹਾਂ ਸੀ । ਹਰ ਇਕ ਸਪੀਕਰ 
ਨੇ ਪਿੰਡ ਵਿਚ ਵਜਦੇ ਗੰਦੇ ਰੀਕਾਰਡਾਂ ਬਾਰੇ ਜ਼ਿਕਰ ਕੀਤਾ । ਇਕ ਮੱਤਾ ਵੀ .ਪਾਇਆ ਗਿਆ ਕਿ ਪੰਚਾਟਿਤ ਇਸ ਬਾਰੇ 
ਕਾਰਵਾਈ ਕਰੇ । ਜਿਹੜਾ ਗੌਦੇ ਅਤੇ ਲਚਰ ਰੀਕਾਰਡ ਲਗਾਏ, ਪੰਚਾਇਤ ਵਲੋਂ” ਉਹਨੂੰ ਜੁਰਮਾਨਾ ਕੀਤਾ.ਜਾਏ । ਬੜਾ 
ਠੀਕੇ ਫੈਸਲਾ ਸੀ । ਨਾਆਰਿਆਂ ਨਾਲ ਉਹਦੀ ਪਰਵਾਨਗੀ ਲੈ ਲਦੀ ਗਈ । ਪ੍ਰੋਗਰਾਮ ਖ਼ਤਮ ਹੋਣ ਤੇ ਇਕ ਹਰੀਜ਼ਨ 
ਬ੍ਜ਼ਰਗ ਮੇਰੇ ਕੋਲ ਆਇਆ । ਜੋ ਉਸਨੇ ਕਿਹਾ, ਉਸ ਇਸ ਤਰ੍ਹਾਂ ਸੀ :- 


“ਸਰਦਾਰਾ ਤੇਰਾ ਖੋਡਿਆ ਨਾਟਕ ਚੰਗਾ ਸੀ, ਗਲਾਂ ਵੀ ਠੀਕ ਸਨ, ਅਸੀਂ, ਸ਼ੁਣੀਆਂ ਪਰ ਸਾਡੀ ਵੀ ਗਲ ਸੁਣ 
ਲੈ । ਸਾਡੇ ਵਿਹੜੇ ਵਿਚ ਜਦੋਂ ਕੋਈ ਖੁਸ਼ੀ ਹੁੰਦੀ ਹੈ, ਨਿਆਣਾ ਜੰਮਦਾ ਹੈ, ਮੰਗਣਾ ਹੁੰਦ” ਹੈ ਤਾਂ ਅਸੀਂ ਦੱਤ ਰੁਪਏ ਖਰਚ 
ਕਰਦੇ ਹਾਂ ਤਾਂ ਸਾਰਾ ਦਿਨ ਸਾੜੋ ਰੀਕਾਰਡਾਂ ਦੀ ਰੌਣਕ ਰਹਿੰਦੀ ਹੈ 1 ਖੁਜ਼ੀ ਦੀ ਖੁਸ਼ੀ ਹੋ ਜਾਂਦੀ ਹੈ । ਇਹ ਜੱਟਾ ਦੇ ਮੁੰਡੇ 
ਸਾਡੇ ਕੌਲੋ' ਇਹ ਖੁਤੀ ਵੀ ਖੌਹਣਾ ਚਾਹੁੰਦੇ ਨੇ - ਅਖੋ ਰੀਕਾਰਡ ਗੰਦੇ ਨੇ, ਫੇਰ ਚੰਗੇ ਕਿਥੇ ਨੇ ?” 


। 


ਗ਼ੈਗਸਿਆਸ) ਸੱਤਾ 


ਯੂਨੀਵਰਸਟੀ ਦੀ ਸਿੰਡੀਕੇਟ ਦੀ ਮੀਟਗ ਸੀ । ਇਹ ਤਸ਼ਵੀਸ਼ ਜ਼ਾਹਿਰ ਕੀਤੀ ਗਈ ਕਿ ਰੀਜ਼ਲਟ ਨਿਕਲਣ 
ਵਿਚ ਜ਼ੈਰਜ਼ਰੂਰੀ ਦੇਰ ਹੋ ਰਹੀ ਹੈ, ਰੀਜ਼ਲਣ ਜਿਹੜੀਆਂ ਜਮਾਤਾਂ ਦੇ ਕੱਫੇ ਵੀ ਗਏ ਹਨ, ਉਹਨਾਂ ਵਿਚ 60 ਫੀਸਦੀ ਜਿੰ. 
ਹਨ'। ਵਾਈਸਚਾਂਸਲਰ ਨੇ ਇਹਦੇ ਲਈ ਸਿਆਸੀ ਪਾਰਟੀਆਂ ਨੂੰ ਜ਼ਿਮੈਵਾਰ ਠਹਿਰਾਇਆ, ਜਿਹੜੀਆਂ ਯੂਨੀਵਰਸਟੀ ਵਿਚ 
ਆਪਣੇ ਸੈਲ ਕਾਇਮ ਕਰਨਾਂ ਚਾਨੁੰਦੀਆਂ ਹਨ । ਉਸ ਨੇ ਪੁਲੀਟੀਕਲ ਪਾਰਟੀਆਂ ਨੂੰ ਅਪੀਲ ਵੀ ਕੀਤੀ ਤੇ ਫੇਰ ਧੱਮਕੀ 
ਵੀ ਦਿਤੀ ਕਿ ਯੂਨੀਵਰਸਟੀ ਵਿਚ ਸਿਆਸੀ ਸਰਗਰਮੀਆਂ ਬਰਦਾਸ਼ਤ ਨਹੀ ਕੀਤੀਆਂ ਜਾਂਣਗੀਆਂ 1 
ਏਜੋੱਡਾਂ ਦਾ ਅਗਲਾ ਆਈਟਮ ਲਿਆ ਗਿਆ _ਜਿਸ਼ ਵਿਚ ਵਾਈਸਚਾਂਸਲਰ ਵਲੋ ਇਹ ਮਤਾ ਪਾਇਆ ਗਿਆਂ 
“ਸੈੜੇ ਗਾਂਧੀ ਦੀ ਮੌਤ ਸਮੁੱਚੇ ਦੇਸ਼ ਦਾ ਐਸਾ ਨੁਕਸਾਨ ਹੈ, ਜਿਹੜਾ ਕਦੀ ਵੀ ਪੂਰਾ ਨਹੀਂ ਹੋ ਸਕਦਾ 
ਇਹ 'ਗ਼ੈਰਸਿਆਸੀ' ਮੱਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ । 


ਰੰ. ਨ .<ਬਲ ੨੫9 (ਅਸਲ '' 4 ਜਦ ਪਿ ਨਮ ਅਲ, 
ਪੰਸ਼ਟ ਸ਼ਕਰਿਖਟ 


ਪਾਰਟੀ ਮੀਂਟਗ ਹੋ ਰਹੀ ਸੀ । ਲੀਡਰ ਸਾਥੀ ਗੁਸੇ ਸੀ ਕਿ ਕੈਝਰ ਸਾਥੀ ਪਾਰਟੀ ਲਾਈਨ ਲੋਕਾਂ ਵਿਚ 
ਨਹੀਂ ਲਿਦਾ ਰਹੇ । ਕੈਡਰ ਦੋ ਇਕ ਸਾਥੀ ਨੇ ਇਤਰਾਜ਼ ਕੀਤਾ ਕਿ ਲੋਕ ਇਸ ਲਾਈਨ ਨੂੰ ਨਹੀ` ਅਪਣਾਂਦੋ ''ਕਿਹੜੇ 
ਲੋਕ ?' ਆਗੂ ਸਾਥੀ ਨੇ ਗੁਸੇ ਸਾਲ ਪੁਛਿਆ ਤੇ ਫੇਰ ਆਪ ਹੀ ਕਿਹਾ ''ਇਹ ਸਭ ਬਹਾਨੇ ਨੇ, ਅਸੀ` ਵੀ ਲੋਕਾਂ ਵਿਚੋਂ 
ਨਿਕਲਕੇ ਆਏ ਹਾਂ” 1 
''ਦੁਖਾਂਤ ਹੀ ਇਹੋ ਏ ਕਾਮਰੇਡ ਕਿ ਤੁਸੀ' ਲੋਕਾਂ ਵਿਚੇ" ਨਿਕਲ ਆਏ ਹੋ ਕੈਡਰ ਸਾਥੀ ਨੇ ਹੋਲੀ ਜਿਹਾ ਕਿਹਾ । 
ਗਨਲ਼=ਫਨਨਦ==0ਮਜ=ਰ01===ਹਜ=ਦ/ਗਦ==/ਨਦ==ਹਗਢ==ਹਦ=ਵਵ70ੈ ਦਕ2ਦ=ਨਨਦ=ਰਨਿਦ=ਰਮਵ੨=ਟ0ਜ==ਰ0ਮਜ==ਰਨਜ਼ਲ 
ਸਵੇਸ਼ਾਜੀ ਦੀ ਪ੍ਰਸਿਧ ਕਿਤ'ਬ 'ਸੂਹੀ ਸਵੇਰ” 


ਜਿਸ ਵਿਚ ਸਮਾਜ ਨੂੰ ਬਦਲ ਦਿਓ, ਮੇਰੀ ਦੁਨੀਆਂ ਦੀ ਕਹਾਣੀ, ਇਹ ਸਭ ਕਿਉ” ? ਸਮਾਜ ਦਾ 
ਵਿਕਾਸ, ਰਾਜ ਸੱਤਾਂ, ਧਰਮ, ਅਸੀ ਕੀ ਕਰੀਏ - ਵਰਗੇ ਸਾਧਾਰਨ ਲੋਕਾਂ ਦੀ ਸਮਝ _ਲਈ ਲਿਖੇ ਖਾਸ 
ਲੇਖ ਹਨ - ਪੰਜਾਬੀ ਅਨੁਵਾਦ ਗੁਰਬਖ਼ਸ਼ ਜੱਸ - 


ਸਫੇ 160 - ਕੀਮਤ 4.00 
ਪਰਤੀ ੨4 2 
ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ 


(ਜੂਨ ਅਤੇ ਜੁਲਾਈ ਦੇ ਪਰਚੇ ਬਾਰੇ ਪਾਠਕਾਂ ਦੀਆਂ ਰਾਵਾਂ) 


੪ 


ਭਿਤ =<<<<<੩੦੬੨੦੩੦-੬੪੬੦੦੬- ੭ 24084 


“ਬਹੁਤ ਦਿਨ ਪਹਿਲਾਂ ਸੁਣਿਆਂ ਸੀ ਕਿ ਪੰਜਾਬੀ ਵਿਚ ਸਾਹਿਤਕ ਅਤੇ ਸਿਧਾਂਤਕ ਪੱਖ ਤੋਂ ਵਧੀਆ ਕ੍ਹਾਂਤੀਸ਼ੀਲ 
ਪੱਤ੍ਕਾ ਨਿਕਲ ਰਹੀ ਹੈ । ਹੁਣ ਜਦੋਂ ਇਸ ਰਿਸਾਲੇ ਦਾ ਪਹਿਲਾ ਅੰਕ ਛਪ ਕੇ ਆ ਗਿਆ ਹੈ ਤਾਂ ਇਹ ਬਣਦਾ ਹੀ 
ਹੈ ਕਿ ਇਸ ਪੱਤ੍ਕਾ ਦੀ ਤਹਿ ਤਕ ਜਾ ਕੇ ਘੋਖ ਕੇ ਇਹ ਨਿਰਣਾ ਦਿਤਾ ਜਾਵੇ ਕਿ ਇਹ ਪੱਤ੍ਕਾ ਕਿੰਨੀ ਕੂ ਵਧੀਆ ਹੈ 
ਜਾਂ ਇਉ” ਕਹਿ ਲਓ ਕਿ ਜਿਸ ਮਣਸ਼ੇ ਨਾਲ ਇਹ ਰਿਸਾਲਾ ਕਢਿਆ ਗਿਆ ਹੈ ਉਸ ਵਾਸਤੇ ਕਿੰਨੀ ਕੁ ਸਫਲਤਾਂ ਪ੍ਰਾਪਤ 
ਹੋਈ ਹੈ ਜਾਂ ਹੋਵੇਗੀ । 

ਪੰਜਾਬੀ ਸਾਹਿਤ ਵਿਚ ਸਾਰੇ ਸਥਾਪਤ ਰਿਸਾਲੇ ਵਪਾਰਕ ਹੋ ਜਾਣ ਕਾਰਨ ਅਜੋਕੀ ਸਥਿਤ ਅੰਦਰ ਇਕ 
ਅਜੇਹੀ ਸਾਰਥਕ ਸਾਹਿਤਕ ਪੱਤ੍ਕਾ ਦੀ ਘਾਟ ਖਟਕ ਰਹੀ ਸੀ ਜੌ ਜਮਹੂਰੀਅਤ ਪਸੰਦ ਲੋਕਾਂ ਦੀਆਂ ਆਸਾਂ ਅਤੇ ਉਮੰਗਾਂ 
ਦੀ ਹਾਣੀ ਹੋਵੇ । ਕੁਝ ਸਾਲ ਪਹਿਲਾਂ 'ਸਰਦਲ', 'ਮਾਂ; 'ਸਿਆੜ' ਅਤੇ 'ਹੋਮ ਜੌਤੀ' ਵਰਗੇ ਜੁਝਾਰ ਸਾਹਿਤਕ _ਰਿਸ= 
ਲਿਆਂ ਦੇ ਬੰਦ ਹੌਣ ਪਿਛੋਂ ਕਾਫ਼ੀ ਅਰਸੇ ਬਾਅਦ ਇਕ ਅਜੇਹੀ ਪੱਤ੍ਕਾ ਲੋਕਾਂ ਵਿਚ ਆਈ ਹੈ ਜੋ_ਸਚਮੂਚ ਹੀ 
ਵਿਦਿਆਰਥੀਆਂ, ਅਧਿਆਪਕਾਂ, ਮੁਲਾਜ਼ਮਾਂ ਅਤੇ ਮਜ਼ਦੂਰਾਂ ਵਿਚ ਜਮਹੂਰੀ ਚੇਤਨਾ ਦਾ ਸੰਚਾਰ ਕਰਨ ਦੇ ਨਾਲ ਉਨ੍ਹਾਂ 
ਦੀ ਸਿਆਸੀ ਸੂਝ ਨੂੰ ਵੀ ਤਿੱਖਾ ਕਰੇਗੀ । ਸਾਡੇ ਅਰਧ-ਜਗੀਰੂ ਸਮਾਜਕ ਢਾਂਚੇ ਅੰਦਰ ਲੋਕਾਂ ਵਿਚ ਜਮਹੂਰੀ ਚੇਤਨਾ 
ਦੀ ਘਾਟ ਹੋਣ ਕਰਕੇ ਪੰਜਾਬੀ ਸਾਹਿਤ ਵਿਚ ਅਜੇ ਤਕ ਵੀ ਵਪਾਰਕ ਪੱਧਰ ਤੇ _ਕਢੇ ਗਏ ਅਰਸੇਵਾਰ ਰਿਸਾਲੇ ਚਲ 
ਰਹੇ ਹਨ ਨਹੀਂ” ਤਾਂ ਕਦੋ ਦੇ` ਬੰਦ ਹੋ ਗਏ ਹੁੰਦੇ । ਇਹਨਾਂ ਰਿਸਾਲਿਆਂ ਦਾ ਦ੍ਰਿਸ਼ਟੀਕੋਣ ਵਪਾਰਕ ਜ਼ਰੂਰੀ ਨਹੀਂ” 
ਜ਼ਿਆਦਾ ਧਨ ਕਮਾਉਣ ਲਈ ਹੋਵੇ - ਇਹ ਸਥਾਪਤ ਹੋਣਾ ਜਾਂ_ ਸ਼ੋਹਰਤ ਖੱਟਣਾ` ਵੀ ਰੋ ਸਕਦਾ ਹੈ । ਸੰਪਾਦਕੀ ਵਿਚ 
ਚੰਦਨ ਨੇ ਸਮਕਾਲੀ ਸਿਆਸੀ ਅਤੇ ਸਭਿਆਚਾਰਕ ਸਥਿਤੀ ਬਾਰੇ ਕਈ ਅਹਿਮ ਠੁਕਤੇ ਉਠਾਏ ਹਨ । ਬਾਕੀ ਪੰਜਾਬੀ 
ਸਾਹਿਤ ਵਿਚ ਖੜੋਤ ਦਾ ਪ੍ਰਚਾਰ ਓਹੀ ਲੌਕ ਕਰ ਰਹੇ ਹਨ ਜਿਹੜੇ ਸਮਕਾਲੀ ਸਮਾਜਕ ਅਤੇ ਆਰਥਕ ਸਥਿਤੀ ਨਾਲ 
ਇਕ ਸੁਰ ਨਹੀ ਹਨ । ਚੰਦਨ ਦੇ ਬਹੁਤੇ ਵਿਚਾਰਾਂ ਨਾਲ ਮੈ" ਸਹਿਮਤ ਹਾਂ ਪਰ ਇਹ ਜ਼ਰੂਰ ਸਪਸ਼ਟ ਕਰ ਦੇਣਾ ਚਾਹੁੰਦਾ 


ਹਾਂ ਸਾਹਿਤਕ ਜਾਂ ਸਭਿਆਚਾਰਕ ਚੇਤਨਾ ਪੈਦਾ ਕਰਨ ਲਈ ਅਜੇਹੇ ਮਾਧਿਅਮ ਜ਼ਰੂਰ ਵਚਤਣੇ ਪੈਣਗੇ ਜਿਨ੍ਹਾਂ, ਨਾਲ 


ਉਹਨਾਂ ਦਾ ਸਿਆਸੀ-ਬੌਧਿਕ ਅਧਾਰ ਕਾਇਮ ਹੋ ਸਕੇ । ਸਥਾਪਤੀ ਵਲੋਂ ਕੰਮ ਕਰ ਰਹੇ ਜਨ-ਸੰਚਾਰ (0358 
71੬918) ਦੇ ਸਾਧਨ ਤਾਂ ਅਜੇਹਾ ਕਰਨ ਦੀ ਕਦੇ ਵੀ ਗ਼ਲਤੀ ਨਹੀ ਕਰਨਗੇ ਜਿਸ ਨਾਲ ਲੋਕਾਂ ਨੂੰ ਜ਼ਿੰਦਗੀ ਅਤੇ 
ਸਮਾਜ ਦੇ ਫਲਸਫੇ ਬਾਰੇ ਕੋਈ ਸੂਝ ਬੂਝ ਮਿਲ ਸਕੇ । ਇਸ ਲਈ ਤਾਂ ਲੌਕਾਂ ਨੂੰ ਵਿਸ਼ਾਲ ਪੱਧਰ ਤੇ ਆਪਣੇ ਪੈਰਾਂ ਤੇ 
ਖੜਕੇ ਲੋਕ-ਪੱਖੀ ਸਾਧਿਤ ਸਭਾਵਾਂ, ਸਟੱਡੀ ਸਰਕਲ ਅਤੇ ਲੌਕ ਨਾਟਕ ਕਲਾ ਕੇਦਰ ਕਾਇਮ ਕਰਨੇ ਪੈਣਗੇ । 

ਰਿਸਾਲੇ ਵਿਚ ਕਹਾਣੀਆਂ, ਨਾਟਕਾਂ ਤੋਂ` ਲੈਕੇ ਫ਼ਿਲਮਾਂ ਦੀ ਚਰਚਾ ਤਕ ਬਹੁ-ਪੱਖੀ ਸਮੱਗਰੀ ਦਿਤੀ ਗਈ 
ਹੈ। ਪਰ ਸ਼ੁਰੂ ਤੋਂ ਅਖ਼ੀਰ ਤਕ ਰਿਸਾਲਾ ਪੜ੍ਹ ਕੇ ਸਮੁੱਚੇ ਤੌਰ ਤੇ ਪ੍ਰਭਾਵ ਇਹ ਪੈਦਾ ਹੈ ਜਿਵੇ ਕਿ 'ਸੇਧ' ਮਾਸਿਕ ਵਾਂਗ 
ਇਹਨੂੰ ਜਾਣ ਬੁਝ ਕੇ ਠੇਠ ਬਣਾਇਆ ਗਿਆ ਹੋਵੇ । ਲੱਗਦਾ ਹੈ ਸੰਪਾਦਕ ਨੇ ਆਪਣੀ ਸੋਚ ਦੁਆਲੇ ਬੋਧਕਤਾ ਦੀ 
ਇਕ ਐੱਸੀ ਲਛਮਣ ਰੇਖਾ ਖਿੱਚ ਲਟੀ ਹੋਵੇ ਜਿਸ ਵਿਚੋ ਉਹ ਬਾਹਰ ਆਉਣਾ ਅਤੇ ਸਾਹਿਤ_ ਨੂੰ ਲੌਕ ਪੱਧਰ ਤ ਵਕ 
ਕਰਨਾ ਆਪਣੀ ਹੇਠੀ ਸਮਝਦਾ ਹੋਵੇ । ਕੀ ਜ਼ਰੂਰਤ ਸੀ ਜਗਤਾਰ ਅਤੇ ਪਾਤਰ ਦੀਆਂ ਨਜ਼ਮਾਂ ਛਾਪ ਕੇ ਪਾਠਕਾਂ ਨੂੰ 


ਸ਼ਬਦਾਂ ਦੀਆਂ ਘੁੰਮਣ-ਘੇਰੀਆਂ ਵਿਚ ਉਲਝਾਉਣ ਦੀ ? ਸਮੁਚੇ ਤੌਰ ਤੇ ਰਿਸਾਲੋ ਦਾ ਕਵਿਤਾ ਭਾਗ ਬਹੁਤ ਹਲਕਾ ਸੀ । 
ਦਰੁਸਤ ਪਹੁੰਚ ਤਾਂ ਇਹ ਸੀ ਕਿ ਲੋਕ ਘੌਲਾਂ ਵਿਚੋਂ ਜਨਮੇ ਸੰਤ ਰਾਮ ਉਦਾਸੀ, ਸੁਰਜੀਤ ਬਰਾੜ, ਗੁਰਦਾਸ ਰਾਮ 
ਆਲਮ, ਮਿੰਦਰਪਾਲ ਭੱਠਲ ਜਾਂ ਜੈਮਲ ਪੱਡੇ ਵਰਗੇ ਲੌਕ ਕਵੀਆਂ ਦੀਆਂ ਛਪੀਆਂ ਜਾਂ ਅਣਛਪੀਆਂ ਰਰਨਾਵਾਂ ਇਸ 
ਲੋਕ-ਪੱਖੀ ਰਿਸਾਲੇ ਵਿਚ ਦੇ ਦਿਤੀਆਂ ਜਾਂਦੀਆਂ । ਕਿਰਤੀ ਵਰਗ ਵਿਚਲੇ ਕਵੀਆਂ ਦੇ ਅਮਲ ਵਿਚੋ” ਉਪਜੀ ਕਵਿਤਾ 
ਲੋਕਾਂ ਵਿਚ ਵਧ ਮਕਬੂਲ ਹੁੰਦੀ ਹੈ । ` 

ਸੁਰਜੀਤ ਹਾਂਸ ਦੇ 'ਪੰਜਾਬੀ ਮਾਰਕਸਵਾਦੀ ਸਾਹਿਤ ਚਿੰਤਨ-' ਵਰਗੇ ਨਿਬੰਧ _ਕਈ ਵਾਰ 'ਸੇਧ' ਮਾਸਿਕ 
ਵਿਚ ਛਪ ਚੁਕੇ ਹਨ । ਅਜੇਹੇ ਲੇਖਾਂ ਵਿਚੋ" ਪਾਠਕ ਨੂੰ ਕਿਸੇ ਵੀ ਨੁਕਤੇ ਦਾ ਸਪਸ਼ਟ ਰੂਪ ਵਿਚ ਪ੍ਰਭਾਵ ਨਹੀਂ ਮਿਲਦਾ । 
ਇਸ ਲੇਖ ਵਿਚ ਹਰ ਗੱਲ ਬੜੇ ਸੰਕੇਤਕ ਅਤੇ ਟੇਢੇ ਢੰਗ ਰਾਹੀ ਕੀਤੀ ਗਈ ਹੈ । ਐਵੇ” ਖਾ-ਮਖਾਹ ਮਾਰਕਸਵਾਦੀ 
ਸਾਹਿਤ ਦੇ ਮਸਲਿਆਂ_ ਨੂੰ ਸ਼ਬਦ ਜਾਲ ਵਿਚ ਉਲਝਾਉਣ ਦੀ ਕ੍ਰੋਸ਼ਿਸ਼ ਕੀਤੀ ਗਈ ਹੈ । ਇਸ ਲਈ ਜਿਸ ਮੰਤਵ ਲਈ 
ਤੁਸੀਂ ਟਿਹ ਗੌਲ-ਮੌਜ਼ ਕਾਲਮ ਸ਼ੁਰੂ ਕੀਤਾ ਹੈ ਅਜੇ ਤਕ ਇਹਦੇ ਕੋਈ ਠੋਸ ਨਤੀਜੇ ਨਿਕਲਦੇ ਨਜ਼ਰ ਨਹੀਂ ਆਉਦੇ । 
ਅਵਾਮੀ ਸਿਆਸੀ ਰੰਗ ਮੰਚ ਬਾਗ ਵਿਚ ਕੀਤੀ ਗੋਈ ਚਰਚਾ ਵੀ ਪਾਠਕਾਂ ਨੂੰ ਨਾਟਕ _ਸਮਝਣੇ ਅਤੇ ਨਾਟਕ-ਕਲਾ ਨੂੰ 
ਹੋਰ ਪ੍ਰਭਾਵਸ਼ਾਲੀ ਬਣਾਉਣ ਵਿਚ ਸਹਾਈ ਹੋਵੇਗੀ । ਸਿਆਸੀ ਰੰਗ ਮੰਚ ਦਾ ਇਤਿਹਾਸਕ ਪਿਛੋਕੜ ਬਿਆਨ ਕਰਕੇ ਲੌਕ 


`ਨਾਥ ਲੇ ਪਾਠਕਾਂ ਦੀ ਜਾਣਕਾਰੀ ਵਿਚ ਵਿਸ਼ੇਸ਼ ਵਾਧਾ ਕੀਤਾ ਹੈ । ਗਿਰਗਿਟ ਨਾਟਕ ਵੀ ਬਹੁਤ ਪਮੋਦ ਆਇਆ । 


[ ਗੁਰਬਖ਼ਸ਼ ਜੱਸ 


-- ਐਡੀਟਰੀ ਕਾਲਮ ਵਿਚ ਪੰਨਾ 3 ਦੇ ਪੈਰਾ 4 ਵਿਚ ਇਹ ਆਖਿਆ ਗਿਆ ਹੈ ਕਿ ਇਹ ਪਰਚਾ ਪੰਜਾਂਬ 
ਦੇ ਇਨਕਲਾਬੀ ਬੁਧੀਂਜੀਵੀ ਤਬਕੇ (ਵਿਵਿਆਰਥੀ, ਸਕੂਲਾਂ ਤੇ ਕਾਲਜਾਂ ਦੇ ਅਧਿਆਪਕ ਤੇ ਸਰਕਾਰੀ ਮੁਲਾਜ਼ਮ ਆਦਿ) 
ਨੂੰ ਧਿਆਨ ਵਿਚ ਰਖ ਕੇ ਤਿਆਰ _ਕਰਨਾਂ ਹੈ । ਤਿੰਨ ਚਾਰ ,ਮਹੀਨੇ ਪਹਿਲਾਂ ਸਮਤਾ ਦਾ ਐਡੀਟਰ 'ਚੰਦਨ' ਖੰਨਾ 
ਕਾਲਜ ਆਇਆ ਸੀ ਤੇ ਵਿਦਿਆਰਥੀਆਂ (ਜੂਝਵਾਨ) ਨਾਲ ਗੱਲ-ਬਾਤ ਵੀ ਕੀਤੀ ਸੀ। ਉਸ ਦੀ ਕਵਿਤਾ ਤੇ ਹਰ 
ਵਿਦਿਆਰਥੀ ਨੇ ਇਲਜ਼ਾਮ ਲਾਇਆ ਸੀ ਕਿ ਸਮਝ ਨਹੀਂ ਆਉਦੀ । ਦੂਜੇ ਫੋਰ ਕਵਿਤਾ ਦਾ ਸਮਝ ਆ ਜਾਣਾ ਹੀ 
ਤੇ ਕਾਫ਼ੀ .ਨਹੀਂ' ਹੁੰਦਾ । ਉਹੋ ਕਿਸਮ ਦੀਆਂ ਕਵਿਤਾਵਾਂ ਸਮਤਾ ਵਿਚ ਛਪੀਆਂ ਹਨ । ਅਨੰਦ ਮਾਣ ਸਕਣਾ ਤਾਂ ਮੈਨੂੰ 
ਵੀ ਕੁਝ ਮੁਸ਼ਕਲ ਲੱਗਾ । ''ਇਨਕਲਾਬੀ ਚੋਚਲੇਬਾਜ਼ੀ'' ਜਿਹੀ ਲੱਗੀ ਹੈ । ਸੁਰਜੀਤ ਅਤੇ ਜਗਤਾਰ ਦੀਆਂ ਕਵਿਤਾਵਾਂ 
ਉਹਨਾਂ ਦੇ ਆਪਣੇ ਪੱਧਰ ਤੱ_ਕਿਤੇ ਥੱਲੇਂ ਹਨ । ਲਾਲ ਸਿੰਘ ਦਿਲ ਦੀ ਕਵਿਤਾ ਦੇਖ ਕੇ ਯਕੀਨ ਨਹੀਂ ਆਉਦਾ 
ਕਿ ਇਸੇ ਨੇ 'ਲਾਲ ਪੂੂਰਬ' ਲਿਖੀ ਸੀ । ਪ੍ਰੇਮ ਪ੍ਰਕਾਸ਼ ਦੇ ਲੋਖ ਦਾ ਕੀ ਮਕਸਦ ? ਉਹ ਆਪਣੀ ਸਾਹਿਤਕ ਜੀਵਨੀ 
ਦੱਸੋ ਅਤੇ ਹਰ ਦੋ ਲਾਈਨਾਂ ਦੇ ਬਾਅਦ ਫਰਕ ਲਵੇ ? ਫੈਸੇ ਚੰਦਨ ਨੇ ਉਸ ਦੀ ਆਖ਼ਰੀ ਸਫ਼ੇ ਦੀ ਵਾਕਫ਼ੀਅਤ ਕੋਈ 
ਵਧੀਆ ਨਹੀ ਕੀਤੀ । ਉਸ ਦਾ ਬਦਨਾਮ ਨਾਵਲ ਸ਼ਾਇਦ ਲਹੂ ਦੀ ਲੌਅ ਦਾ ਦੂਸਰਾ ਪਾਸਾ ਹੈ । ਗੌਲ ਮੇਜ਼ ਥਲੇ 
ਪ੍ਰੋ: ਪ੍ਰੀਤਮ ਸਿੰਘ ਦੇ ਲੇਖ ਵਿਚ ਸਾਹਿਤ ਦਾ ਨਾਂ ਤਕ ਨਹੀ। ਫ਼ਿਲਮ ਬਾਰੇ ਲਿਖਦਾ ਆਲੌਚਕ ਬੈਨੇਗਲ ਨਾਲ 
_ਨਾਚਾਜ਼ ਹੈ । ਬੈਨੇਗਲ ਫ਼ਿਲਮ ਦਾ ਫ਼ਾਈਨੈੱਨਸਰ ਜਾਂ ਪ੍ਰੋਫਿਊਸਰ ਨਹੀ" । ਡਾਇਰੈਕਟਰ ਅਤੇ ਪੱਟ ਕਥਾ ਲੋਖਕ ਹੈ । 
ਉਸ ਉਤੇ ਵੱਧ ਤੌ“ ਵਧ ਇਹ ਇਲਜ਼ਾਮ ਲੱਗ ਸਕਦਾ ਸੀ ਕਿ ਉਹਨੂੰ ਇਸ ਫ਼ਿਲਮ ਨੂੰ ਡਾਇਰੈਕਟ ਕਰਨ ਤੋ ਨਾਂਹ 
ਕਰ ਦੇਣੀ ਚਾਹੀਦੀ ਸੀ ਅਤੇ ਰੋਟੀ 'ਨੀਲਾਭ` ਦੇ ਘਰ ਖਾਣੀ ਚਾਹੀਦੀ ਸੀ। ` - ੮ 

ਰ੍ [ ਪ੍ਰੋ ਅਜੀਤ ਕੁਮਾਰ ਨਾਜ਼ (ਬੰਨਾ) 


<- ਏਦਾਂ ਦੇ ਖ਼ਿਆਲ ਉਕਸਾਊ ਤੇ ਵਿਚਾਰ ਜਗਾਊ ਪਰਚੇ ਦੀ ਬੰੜੀ_ਲੌੜ ਹੈ - ਇਹ ਘਾਟ ਸੀ ਜੋ ਪੂਰੀ 
ਨਹੀ” ਸੀ ਕੀਤੀ ਜਾਂ ਰਹੀ - 'ਸਮਤਾ' ਨਾਂਲ ਪੂਰੀ ਹੋ ਹੀ ਜਾਣੀ ਚਾਹੀਈ ਹੈ । 

ਦੂਜੀ ਗੱਲ ਹੈ ਪਰਚੇ ਬਾਰੇ - ਮੈ” ਕਾਫ਼ੀ ਗੌਹ ਨਾਲ ਤੇ ਨਾਲੋ ਨਾਲ ਪ੍ਰਭਾਵਿਤ ਹੋ ਹੋ ਪਰਚੇ ਦਾ ਅੱਖਰ 
ਅੱਖਰ ਪੜ੍ਹਿਆ ਹੈ - ਕਈ ਗੱਲਾਂ ਤਾਂ ਬਹੁਤ ਹੀਂ ਚੰਗੀਆਂ ਲੱਗੀਆਂ ਅਤੇ ਸ਼ੁਖ ਦਾ ਸਾਹ ਲਿਆ ਉਹਨਾਂ ਨੂੰ ਪੜ੍ਹ ਕੇ - 
ਕੁਝ ਗੁੱਲਾਂ ਤੋਂ ਤਨਕੀਦਾਂ ਅਜਿਹੀਆਂ ਹਨ ਜੌ ਵਿਚਾਰ ਊਪਜਾਉ ਤਾਂ ਜ਼ਰੂਰ ਹਨ ਪਰ ਅਪਣੇ ਆਪ ਵਿਚ ਮੈਪੂਰਨ 


ਰ੍ 
ਰ੍ 
ਰ੍ 
ਰ੍ 


ਕਿ 
੭ ਮੱ ਡੀ 


`ਨਹੀਂ' ਕਹੀਆਂ ਜਾ ਸਕਦੀਆਂ । 
` ਤੱ ਇਕ ਤਾਂ ਟਾਈਟਲ ਤੇ ਸਮਤਾ ਦਾ ਚਿੰਨ ਪਸੰਦ ਨਹੀਂ ਆਇਆਂ । ਬੰਪਾਦਕੀ ਵਿਚ ਸਰਕਾਰੂ ਇਨਾਮ ਦੀ 
“ਗੱਲ ਖ਼੍ਬ ਕਹੀ ਹੈ - ਜੋ ਕਿਹਾ ਹੈ ਸੱਚ ਕਿਹਾ ਹੈ । ਪੰਨਾ 7 ਦੀ ਹਿੰਦੀ ਕਵਿਤਾ ਦਾ ਆਪਾਂ ਨੂੰ ਕੁਝ ਪਿੜ ਪੁੱਲੋਂ ਨਹੀਂ” 
ਪਿਆ । ਜੇ ਏਧਰ ਸਤਿਨਾਮ ਹੈ ਤਾਂ ਵਹਿਗੁਰੂ ਉਧਰ ਵੀ ਹੋਵੇਗਾ । ।ਵਕਲ ਆਪਣਾ ਬੜਾ ਪਿਆਰਾ ਦੋਸਤ ਹੈ ਪਰ 
` ਕਵਿਤਾ ਵਿਚ ਜੋ ਕਸਰ ਮੈਨੂੰ ਨਜ਼ਰ ਆਈ ਹੈ ਉਹ ਮੈ ਲਿਖ ਦਿਤਾ ਹੈ - ਬਾਕੀ, ਕਸਰ ਸ਼ਾਇਦ ਮੇਰੇ ਵਿਚ ਹੀ ਹੋਵੇ । 
ਪਾਤਰ ਦਾ 'ਲਹੂ' -- ਲਹੂ ਤਾਂ ਹੈ ਪਰ ਉਸ ਦਾ ਕੀ ਕੀਤਾ ਜਾਵੇ ? ਅਸਲ ਗੱਲ ਇਹ ਹੈ ਕਿ ਬਹੁਤ ਉੱਘਾ ਚਿੰਨ੍ਹ= 
ਵਾਦ ਮੈਨੂੰ ਰਾਸ ਹੈ ਨਹੀਂ । ਲਾਲ ਸਿੰਘ ਦਿਲ ਦੀ ਗੱਲ _ਛੇਰ ਵੀ ਨੀਕ ਹੈ - ਹੌਰ ਵੀ (00060) ਕਥਨੀ ਵਧੇਰੇ। 
ਠੀਕ ਹੁੰਦੀ । 
ਗੋਲਮੋਜ਼ ਦਾ ਹਾਂਸ ਲਿਖਤ ਲੇਖ ਬਹੁਤ ਧੁੰਦਲਾਊ ਹੈ - ਕੋਈ ਨਿਰਣਾ ਸਪਸ਼ਟ ਨਹੀਂ' । ਹੁਣ ਤਕ ਜੋ ਕੀਤਾ 
ਗਿਆ ਜਾਂ ਕੀਤਾ ਜਾ ਰਿਹਾ ਹੈ, ਉਸ ਦੀ ਲੋ ਵਿਚ ਕੀਤਾ ਕੀ ਜਾਵੇ - ਗੱਲ ਅਗਲੀ ਲਾਈਨ ਦੀ ਹੈ । ਹੁਣ ਦੀ 
ਨੂੰ ਕੱਟੀ ਪਿੱਟੀ ਜਾਣਾ ਕਾਫ਼ੀ ਨਹੀਂ - ਅਗਲੀ ਲਾਈਨ ਨਿਰਧਾਰਤ ਕਰੀਏ । ਇਹ ਜਜ਼ਬਾਤੀ ਤਰੀਕੇ ਨਾਲ ਤਾਂ ਹੌਣਾੰ 
ਨਹੀਂ” -- ਦੇਸ਼ ਦੇ ਵਖ ਵਖ ਭਾਗਾਂ ਦੇ ਵਸਤੂਗਤ ਹਾਲਾਤ ਤੇ ਸਮੁੱਚੀ ਅਵਸਥਾ ਨੇ _ਮਾਰਗ ਦਰਸ਼ਨ ਕਰਨਾ ਹੈ - 
ਧਰਤੀ ਨਾਲ ਤੇ ਲੋਕਾਂ ਨਾਲ - ਅਰਥਾਤ ਵਰਤਮਾਨ ਅਸਲੀਅਤ ਨਾਲ _ਇਕਮਿਕ_ਹੋ ਕੇ ਗੱਲ ਕਰਨੀ ਲੌੜੀਏ । 
ਅਮੀਂਤ=੍ਰ ਦਾਸ ਗੁਪਤਾ ਦਾ ਗਲਬਾਤੀ ਤੇ ਚਲਾਵਾਂ ਜਿਹਾ ਢੰਗ ਪਜੰਦ ਨਹੀਂ ਆਇਆ। ਸੁਖਵੰਤ ਕੌਰ ਮਾਨ ਦੀ 
ਕਹਾਣੀ ਦਾ ਵਿਸ਼ਾ ਤੋ ਨਿਭਾ ਮਨੋਰਥਾਤਮਕ ਹੈ ਤੇ ਠੀਕ ਹੈ। ਲੋਕ ਨਾਥ ਨੇ ਖਰੀ ਗੱਲ ਕਹੀ ਹੈ - ਮੈਨੂੰ ਲੋਕ ਨਾਥ 
ਸ਼ੈਲੀ ਪਸੰਦ ਹੈ ਕਿਉਕਿ ਕਥਨੀ ਸਿੱਧੀ ਮਾਰ ਕਰਦੀ ਹੈ ਗੱਲ ਪਤੇ ਦੀ ਕਹਿੰਦੀ ਹੈ ਤੇ ਧੰਦ ਨਹੀ ਲਿਖਾਰਦੀ । ਨਾਣਕ- 
ਕਾਰਾਂ ਦਾ ਤੇ ਮਾਰਕਸਵਾਦੀ _ਰੈਗ-ਕਰਮੀਆਂ ਦਾ ਦਵੈਦ ਬਿਲਕੁਲ ਸੱਤ ਹੈ । ਮਾਰਕਸਵਾਦੀ ਨਾਟਕਕਾਰ ਨੂੰ ਕੀ ਹੋਂ 
ਗਿਆ ਹੈ ? ਇਹ ਵੀ ਉਸੇ ਬੀਮਾਰੀ ਦਾ ਸ਼ਿਕਾਰ ਹੈ ਜਿਸ ਦਾ ਕਿ ਮਾਰਕਸਵਾਦੀ ਵਿਰੌਧੀ ਸਾਹਿਤਕਾਰ । ਮਾਰਕਸਵਾਦੀ 
ਸਾਹਿਤਕਾਰ ਅਲੋਪ ਹੁੰਦਾ ਜਾ ਰਿਹਾ_ ਹੈ -- ਜਿਜ ਕਰਕੇ ਇਸ ਤਹਿਰੀਕ ਦੀ ਪੰਜਾਬ ਵਿਚ ਭਵਿਖ ਚਿੰਤਾਜਨਕ ਜਾਪਦਾ 
ਹੈ। ਕ੍ਰਿਕਟ ਬਾਰੇ ਨਿਰਣਾ ਬਜਾ ਹੈ - ਭੂਸ਼ਨ ਦੀ ਨਾਨਕ ਸਿੰਘ ਨਾਲ ਤਾਜ਼ੀ ਮੁਲਾਕਾਤ ਦੇ ਕਿਆ ਕਹਿਣੇ । ਗਿਰਗਿਟ- 
ਕਮਾਲ ਹੈ, ਪੰਜਾਬੀ ਰੂਪ ਵਿਚ । 
ਮੇਰੇ ਯੋਗ ਕੋਈ ਲਿਖਣ ਦੀ ਸੇਵਾ ਹੋਵੇ ਤਾਂ ਹੁਕਮ ਕਰ ਦੇਣਾ - ਦਾਸ ਖ਼ੁਬੀ ਮੰਹਿਸੂਸ ਕਰੇਗਾ - ਗੱਲ ਏਨੀ 
ਹੈ ਕਿ 'ਲਾਈਨ ਲੱਭੀ ਜਾਏ' । [ ਗੁਰਚਰਨ ਸਿੰਘ (ਡਾਕਟਰ) ਚੰਡੀਗੜ੍ਹ 


1 
`- ਟਰਾਟਸਕੀਵਾਦ ਦਾ ਮੈਨੀਫੈਸਣੋ - ਸਮਤਾ ਦੇ ਪਰਵੇਸ਼ਕ ਅੰਤ ਦੇ ਗੌਲਮੇਜ਼ ਵਿਚ ਪ੍ਰੀਤਮ ਸਿੰਘ ਦਾ 


ਲੇਖ ਪੜ੍ਹਿਆ । ਇਹ ਪੰਜਾਬ ਅੰਦਰ ਟਰਾਟਸਕਵਾਦੀਆਂ ਦਾ ਮੈਨੀਫੈਸਟੋ ਹੈ । ਸਰਦਲ ਸਮੇ ਵੀ ਪਾਸ਼ ਨੇ ਟਰਾਟਸਕੀ- 
ਵਾਦ ਦਾ ਧੂਤੂ ਬਣ ਕੇ ਬੋਲਣ ਦਾ ਯਤਨ ਕੀਤਾ ਸੀ । ਪਰੰਤੂ ਉਸ ਸਮੇ ਮਾਰਕਸੀ ਲੈਨਿਨੀ ਸੋਚ ਵਾਲੇ ਲੇਖ੍ਕਾਂ ਨੇ 
ਅਜਿਹਾ ਰਗੜਾ ਲਾਇਆ ਸੀ ਕਿ ਵਿਚਾਰਾ ਮੁੜ ਟਰਾ ਟੁਸਕੀਵਾਦ ਦਾ ਹੋਕਾ ਦੇਣ ਦੀ ਜੁਰਅਤ ਨਾ ਕਰ ਸਕਿਆ । ਉਸ 
ਤੋਂ ਬਿਨਾਂ ਸਮੇ ਸਮੋ ਬਹੁਤ ਚੌਕਸੀ ਨਾਲ ਟਰਾਟਸਕੀਵਾਦ ਦੀ ਗੱਲ ਭਗਵਾਨ ਸਿੰਘ ਜੋਸ਼ ਕਰਦਾ ਰਿਹਾ ਹੈ । ਪਰੇਤੂ 
ਉਹਦਾ ਟਰਾਟਸਕੀਵਾਦ ਸਾਧਾਰਨ ਪਾਠਕ ਦੀ ਪਹਰ ਤੋ“ ਬਾਹਰ ਹੁੰਦਾ ਹੈ (ਉਹਦੇ 'ਸੇਧ' ਦੇ ਲੇਖ) ਪਰੈਤੂ ਪਤੀਤਮ 
ਸਿੰਘ ਬਹੁਤ ਹੀ ਖੁਲ੍ਹ ਕੇ ਖੇਡਿਆ ਹੈ । ਉਸ ਨੇ ਬੇਸ਼ਕ ਆਪਣੇ ਗੁਰੂ ਘੰਟਾਲ _ਟਰਾਟਸਕੀ ਦਾ ਨਾਂ ਤਾਂ ਨਹੀ` ਲਿਆ 
ਪਰ ਅਜੋਕੇ ਟਰਾਟਸਕੀਵਾਦ ਦੀ ਸਾਰੀ ਨੀਤੀ ਤੇ ਨਿਰਣੇ ਸਪਸ਼ਟ ਕਰ ਦਿਤੇ ਹਨ । ਉਸ ਨੇ ਪਹਿਲੀ ਵਾਰ ਪੰਜਾਬ 
ਵਿਚ ਇਸ ਸੌਚ ਦੀ ਜਥੇਬੰਧਕ ਹੱਦ ਦਾ ਐਲਾਨ ਵੀ ਕਰ ਦਿਤਾ ਹੈ.___ ਰ੍‌ 

(ਅਗੇ ਟਰਾਟਸਕੀਵਾਦ ਅਤੇ ਸਟਾਲਿਨ ਵਲੋ" ਉਸ ਵਾਦ ਵਲੋਂ ਜਥੇਖੰਧਕ ਅਤੇ ਸਿਧਾਂਤਕ ਸੰਘਰਸ਼ ਦਾ ਵੇਰਵਾ 
ਹੈ - ਐਡੀਟਰ)...... ਪਰੀਤਮ ਸਿੰਘ ਵਲੋ“ ਟਰਾਟਸਕੀਵਾਦੀ ਮੈਨੀਫੈਸਟੋ ਦਾ ਛਾਪਿਆ ਜਾਣਾ, ਤਿਲਕੁਲ ਆਪਣੇ 
ਅਸੂਲਾਂ ਅਨੁਸਾਰ ਹੈ । ਨਕਸਲਵਾਦ ਵਲੋ ਕਮਿਊਨਿਸਟ ਲਹਿਰ ਵਿਚ ਪਾਈ ਗੜਕੜ ਚੌਥ ਕਾਰਨ ਪੈਟੀ ਬੁਰਜਵਾ 


5] 


ਬੁਧੀਜੀਵੀਆਂ ਲੂਈ ਆਪਣੇ ਆਪ ਨੂੰ ਗਾਲੜੀ ਇਨਕਲਾਬੀ ਸਾਬਤ ਕਰਨ ਤੇ ਕਮਿਊਨਿਸਟ ਲਹਿਤ ਤੇ ਹਮਲੇ ਕਰਨ 
ਲਈ ਕੋਈ ਪਲੇਟਫਾਰਮ ਨਹੀ” ਰਿਹਾਂ ਸੀ । ਹੁਣ ਪ੍ਰੀਤਮ ਸਿੰਘ ਨੇ ਨਵੇ ਫੱਟੇ ਦਾ ਐਲਾਨ ਕਰ ਦਿਤਾ ਹੈ,.ਕਮਿਊਨਿਸਟ 
ਲਹਿਰ ਦੇ ਭਗੌੜਿਆਂ, ਰਾਜਸੀ ਸ਼ੁਗਲਬਾਜ਼ਾਂ ਤੇ ਰਾਜਸੀ . ਹਿਪੀਆਂ ਨੂੰ ਉਥੇ ਜੁੜਣ ਦਾ ਖੁੱਲ੍ਹਾ ਸੱਦਾ ਹੈ । ਉਹ ਭੀੜ ਹੋਣ 
ਤੋਂ ਪਹਿਲਾਂ ਹੀ ਉਥੇ ਪੁੱਜ ਜਾਣ । ਹੌਰ ਜਾਣਕਾਰੀ ਪ੍ਰਾਪਤ ਕਰਨ ਲਈ ਗੁਰਸ਼ਰਨ ਸਿੰਘ, ਚੰਦਨ ਤੇ ਸਮਤਾ ਦੇ ਦਫ਼ਤਰ 
ਨਾਲ ਸੈਪਰਕ ਕਰਨ ।_ਦੇਖਿਉ ਭੁਲ ਨਾ ਜਾਇਉ । [ ਅਮਰਜੀਤ - ਚੀਮਾ (ਬਠਿੰਡਾ) 


-- ਪਰਚੇ ਨੂੰ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ ! ਪਰਚੇ ਦਾ ਮੈਟਰ ਬਹੁਤ ਪਸੰਦ ਆਇਆ 1 ਮੇਰੇ ਵਿਚਾਰ ਅਨੁਸਾਰ 
ਅਜਿਹੇ ਪਰਰੇ ਦੀ ਸਾਹਿਤ ਸੰਸਾਰ ਨੂੰ ਲੌੜ ਸੀ ! ਉੱਝ ਛਪਣ ਨੂੰ ਤਾਂ ਪੰਜਾਬੀ ਭਾਸ਼ਾ ਵਿਚ ਬਥੇਰੇ ਪਰਚੇ ਛਪ ਰਹੇ 
ਹਨ । ਪਰ 'ਸਮਤਾ' ਵਰਗੇ ਪਰਚੇ ਬਹੁਤ ਘਟ ਹਨ ! ਇਹ ਆਪਣੀ ਹੀ ਕਿਸਮ ਦਾ ਬਿਲਕੁਲ ਵਖਰਾ ਪਰਚਾ ਹੈ । ਵਿਸ 
ਤੋਂ ਸਾਹਿਤਕਾਰਾਂ ਅਤੇ ਪਾਠਕਾਂ ਨੂੰ ਚੰਗੀ ਨਿਘਰ ਅਤੇ ਸਹੀ ਸੇਧ ਮਿਲੋਗੀ ! ਸਾਹਿਤਕ ਪਖੌ ਭੀ ਮੈਨੂੰ ਪਹਿਲਾ ਪਰਚਾ 
ਹੀ ਕਾਫ਼ੀ ਅਮੀਰ ਦਿੱਸਿਆ ਹੈ ! ਸਮਤਾ ਲਈ ਸ਼ੁਭ ਇਛਾਵਾਂ . [ ਮਦਨ ਲਾਲ ਮਾਨ - ਕੋਟਕਪੂਰਾ 


-- ਮੈ” ਸਮਝਦਾ' ਹਾਂ ਕਿ ਪ੍ਰਗਤੀਵਾਦੀ ਸਾਹਿਤਕ ਪਰਚੇ ਦੀ ਅਜ ਬੜੀ ਘਾਟ ਸੀ... ਬੇਸ਼ੱਕ ਅਲੌਚਨਾਤਮਕ 
ਪਰਚਾ 'ਸੇਧ' ਤੇ ਬਿਨਾਂ ਬਾਕੀ ਪਰਚੇ ਉਟ-ਪਟਾਂਗ ` ਛਾਪਦੇ ਹਨ, ਲੌਕਤਾ ਦੀ ਕੋਈ ਰਿਸਾਲਾ ਗੱਲ ਨਹੀ” ਕਰਦਾ, 
ਸਾਹਿਤ ਉਹੀ ਸਿਰਫ਼ ਉਹੀ 'ਸਾਹਿਤ' ਹੁੰਦਾ ਹੈ ਜਿਹੜਾ ਲੁੱਟੇ ਪੁੱਟੇ ਜਾਂਦੇ ਲੌਕਾਂ ਦੀ ਗੱਲ ਕਰੇ ਅਤੇ ਉਹਨਾਂ ਨੂੰ ਜਥੇ- 
ਬੈਦੀਆ ਲਈ ਪਰੇਰੇ - ਸਾਹਿਤ ਦਾ ਮਤਲਬ ਵਹ ਨਹੀਂ ਕਿ ਉਹ ਲੋਕਾਂ ਨੂੰ ਖੱਸੀ ਕਰੇ ਅਤੇ ਪੁੱਠੇ ਰਾਹ ਤੋਰੇ - ਪਰ 
ਜਿਹੜੇ ਰਿਸਾਲੇ ਹੁਣ ਇਸ ਦੌਰ ਵਿਚ ਨਿਕਲਣੇ ਹਨ ਉਹ ਕਿਸੇ ਨਾ ਕਿਸੇ ਢੰਗ ਰਾਹੀਂ ਬੁਰਜੁਆਜੀ ਦੀ ਸੇਵਾ - ਤੇ 
ਸਿਰਫ਼ ਚਾਕਰੀ ਕਰਦੇ ਹਨ, ਇਨਕਲਾਬੀ ਦਿੱਖ ਵਾਲਾ ਕੌਈ ਵੀ ਸਾਹਿਤਕ ਪਰਚਾ ਮੈਨੂੰ ਤਾਂ ਅਜ ਰੜਕਦਾ ਨਹੀਂ 
ਪਰ ਇਸ ਦੇ ਉਲਟ ਕੁਝ ਰਾਜਨੀਤਕ ਪਰਚੇ - ਪੈ'ਫ਼ਲਿਟ ਬੜੀ ਜ਼ਬਰਦਸਤ _ਲਹਿਰ ਪੈਂਦਾ ਕਰ ਰਹੇ ਹਨ ਅਤੇ ਲੌਕ” 
ਦੀ ਸਿਆਸੀ-ਚੇਤਨਾ ਨੂੰ ਪਰਚੰਡ ਕਰ ਰਹੇ-ਹਨ, ਇਹ ਰਿਸਾਲੇ ਵਰਗ ਚੇਤਨਾ, ਜੈਕਾਰਾ, ਪਰਚੰਡ, ਵੰਗਾਰ, ਪੰਜਾਬੀ ਕੌਮ 
ਆਦਿ ਹਨ । ਸਾਹਿਤਕ ਪਰਚੇ ਦੀ ਘਾਟ ਜੇ 'ਸਮਤਾ' ਪੂਰੀ ਕਰੇ ਤਾਂ ਮੈ" ਇਸ ਦੀ ਹਰ ਪੱਖੋਂ ਸੇਵਾ ਕਰਾਂਗਾ ਪਰ ਇਹ 
“ਸਮਤਾ' - ਸਰਦਲ, ਰੋਹਲੋਬਾਣ, ਕਿੰਤੂ, ਸਿਆੜ, ਮਾਂ ਆਦਿ ਪਰਚਿਆਂ ਦੀ ਲੜੀ ਵਜੋ ਅਗੇ ਤੁਰੇ । 

[ ਸ਼ੁਰਜੀਤ ਬਰਾੜ - ਘੌਲੀਆਂ ਕਲਾਂ 


- 'ਸਮਤਾ' ਵਿਚ ਸਾਹਿਤ ਤੇ ਸਭਿਆਚਾਰ ਦੇ ਹਰ ਖੌਤਰ ਨੂੰ 'ਕਵਰ' ਕੀਤਾ ਹੈ । ਵਧੀਆ ਚੋਣ ਹੈ 1 
ਪੱਧਰ ਵੀ ਹੈ । ਹੋਰਨਾਂ ਪੰਜਾਬੀ ਸਾਹਿਤਕ ਰਿਸਾਲਿਆਂ ਨਾਲੋ 'ਸਮਤਾ' ਜੇਕਰ ਥਾਂ ਬਣਾ ਜਾਵੇਗਾ ਤਾਂ ਇਸ ਦੀ ਵੱਖਰੀ 
ਤਵੱਜੋ ਰੰਗਮੰਚ ਕਰਕੇ ਹੀ ਹੋਵੇਗਾ । ਦੂਸਰੇ ਰਿਸਾਲੇ ਰੈਗਮੰਚ ਪ੍ਰਤੀ ਬਹੁਤੇ ਕਸ਼ਟ ਨਹੀ" ਲੈ ਰਹੇ । ਤੁਹਾਡੀ ੭੧2੪ 
ਇਥੇ ਹੀ ਲੌੜੀਦੀ ਸੀ । 
ਪਰ ਹੌਰਨਾਂ ਰਿਸਾਲਿਆਂ ਵਾਂਗ ਮੈ” 'ਸਮਤਾ' 'ਚੋਂ ਇਹ ਪੜ੍ਹ ਕੇ ਮਾਯੂਸ ਜ਼ਰੂਰ ਹੋਇਆ ਹਾਂ ਨਿਹ ਤਣ 
ਲੀਆਂ ਨਜ਼ਮਾਂ _ਲੋਕ-ਬੋਧ-ਪੱਧਰ ਦੀਆਂ ਨਹੀ” ਹਨ । ਵੈਸੇ ਤਾਂ ਇਸ ਨਜ਼ਰੀਏ ਤੋ” ਪੰਜਾਬੀ ਕਵਿਤਾ ਸੰਕਟ ਗ੍ਰਸਤ ਹੀ 
ਹੈ। ਪਰ ਫਿਰ ਵੀ ਤੁਹਾਨੂੰ ਬ੍ਰਧੀਜੀਵੀਆਂ ਦੀ ਜ਼ਿਹਨੀ-ਆਸਾਮੀ ਤੌਂ 'ਸਮਤਾ' ਦੂਰ ਹੀ ਰਖਣੀ ਚਾਹੀਦੀਂ ਹੈ । ਗੀਤਾਂ 
ਵਲ ਤੇ ਲੋਕ-ਮੁਖ਼ਾਤਿਬ ਕਵਿਤਾ ਵਲ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ । [ ਲਾਭ ਸਿੰਘ ਖੀਵਾ - ਬਠਿੰਡਾ 


-- 'ਸਮਤਾ' - ਵੱਡੀ ਅਕਲ ਛੋਟੀ ਗੱਲ । 
ਪੰਜਾਬੀ ਦੀ ਟੂਕ ਹੈ ਕਿ 'ਬਿਨ ਅਕਲੋਂ” ਰੂਪ ਖ਼ਰਾਬ ਹੈ ਜਿਉ” 'ਰਹੂੜੇ ਦੇ ਫੁੱਲ ਵਿਕਦੇ ਵਿਚ ਬਜ਼ਾਰ ਦੇ 
ਕੋਈ ਨਾ ਲੰਦਾ ਮੁੱਲ' । ਬਿਲਕੁਲ ਏਸੇ ਤਰ੍ਹਾਂ ਅਜ ਪੰਜਾਬੀ ਸਾਹਿਤ ਤੇ ਸਭਿਆਚਾਰ ਸਬੋਧੀ ਛਾਪਣ ਵਾਲੇ ਰਿਸਾਲਿਆਂ 


52 


ਭਾ ਕੀ ਦੀ 


ਉ 


ਤੋ ਲੈ ਕੇ ਐਡੀਸ਼ਨ ਅਖ਼ਬਾਰਾਂ ਤਕ ਦਾ 'ਜਲ੍ਹਸ' ਨਿਕਲਿਆ ਪਿਆ_ ਹੈ । ਪਰ ਫਿਰ ਵੀ ਕੁਝ ਤੁ ਪੰਜਾਂਬੀਆਂ_ ਤੋਂ“ ਹਾਲੋ 
ਆਸ ਛੱਤਣੀ ਮੁਸ਼ਕਿਲ ਹੈ ਕਿ ਕੋਈ ਹੈਨੀ ਭੁੜੀ ਦਾ ਪੁੱਤ - ਪਰ ਜੋ _ਉਹਨਾਂ ਵੱਲੋਂ ਵੀ_ਜੱਚੇ ਮਸਾਲੇ ਤੇ _ਕਿਤਾਬਚੇ 
ਛਾਪਣੇ ਸੁਰੂ ਹੋ ਜਾਣ ਜਿਹੜੇ ਤ੍ਰਿਪਤ ਸਿੰਘ ਤੇ ਭਰੋਸਾ ਸਿਹੁੰ ਦੇ ਨਾਵਲਾਂ ਦੇ ਗੋਡੇ ਡਿੱਗ ਕੇ ਰੋਂਦੇ ਹੋਣ - ਹਾਏ ਇਹ 
ਪੱਧਰ ਡਿੱਗ ਪਿਆ - ਹਾਏ ਇਹਨਾਂ ਨੇ ਅਸਲੀ ਸਾਹਿਤ ਮਾਰਤਾ ਤਾਂ ਝੂਠੀਆਂ ਆਸਾਂ ਦੇ ਸਹਾਰੇ ਜੀਤ੍ਰੇਣ ਵਾਲੇ ਪਾਠਕਾਂ 
ਨੂੰ ਚਾਹੀਦਾ ਹੈ ਕਿ ਉਹ ਤੁਰੰਤ ਵਕਤ ਦੀ ਚੀਰ-ਫਾੜ ਕਰਨ ਤੇ ਵੇਖਣ ਕਿ ਫਰਜ਼ਾਂ ਫਾਲਿਆਂ ਦੇ ਫ਼ਰਜ਼ ਕੀ ਹੁੰਦੇ ਨੇ - 
ਪੰਜਾਬੀ ਨਾਟਕਕਾਰ ਗੁਰਸ਼ਰਨ ਤਾ ਜੀ_ਤੇ ਪੰਜਾਬੀ ਸਿਰਫ਼ ਵਧੀਆ ਪੰਜਾਬੀ ਚੰਦਨ (ਕਵੀ ਮੰਨਣਾ ਮੁਸ਼ਕਿਲ ਹੈ) ਦੇਵੇ” 
ਰਲ ਜਾਣ ਤੇ ਫੇਰ ਵੀ ਦੋਵਾਂ ਵੋ" ਮਾਰਿਆ ਹੇਭਲਾ ਸਿਰਫ ਅਤਰਜੀਤ ਬਾਈ ਦੇ ਨਾਵਲ ਦੇ ਕਸੰਵਕ ਇਸ਼ਤਿਹਾਰ 
ਤੋਂ ਭੂਸ਼ਣ ਵਲੋ“ ਨਾਨਕ ਸਿੰਘ ਦੇ ਨਾਵਲਾਂ ਦੀ ਲਿਸਟ ਤਕ ਹੀ ਸੀਮਿਤ ਹੋ ਜਾਵੇ ਤਾਂ ਵਡਿਓ ਭਰਾਵੋ ਸਾਨੂੰ ਦੱਜੋ ਅਸੀਂ 
ਕੀਰਦੀ ਮਾਂ ਨੂੰ ਤਾਟੀ ਆਖਣ ਜੌਗੇਂ ਹਾਂ । ਟਿੱਧਿਆਂ ਦੇ ਰੇਤਲੇ ਇਲਾਕੇ ਡਰੱਮੀਆਂ ਦੀ ਗਰਦ ਵਿਚ ਬੈਠੇ ਲਿਖਣ ਵਾਲੇ । 
ਸ਼ੋਰ ਜੇ ਹਾਂਸ, ਪ੍ਰੀਂਤਮ ਸਿੰਘ, ਪ੍ਰੇਮ ਪ੍ਰਕਾਸ਼ - ਲਾਹਿੜੀ ਤੇ ਨੀਲਾਂਭ ਵਰਗੇ ਮਿੱਤਰਾਂ ਦੇ 'ਵਾਦ' ਪੰਜਾਬੀ ਸਭਿਆਚਾਰ ਦੀ 
ਗੋਦੀ ਛੱਪੜੀ ਵਿਚ ਪਏ ਮੌਤੀਆਂ ਵਲ ਇਸ਼ਾਰਾ ਕਰਦੇ ਨੇ ਤਾਂ ਸਾਨੂੰ ਵੀ ਜ਼ਰਾ ਦੱਜਣ ਦੀ ਤਕਲੀਫ਼ ਕਰ ਲੈਣੀ । ਹਿੰਦੀ 
ਪਰਚਿਆਂ ਦੀ ਨਕਲ ਕਰਕੇ ਪਰਚਾ ਤਿੰਨ ਮਹੀਨੇ ਜਾਂ ਚਾਰ ਤੋਂ ਕਢਣ ਦਾ ਦਾਈਆ ਫੇਰ ਹੀ ਹੋ ਸਕਦਾ ਸੀ ਜੇ 
ਤਿਪਤ ਸਿਹੁੰ ਦੇ ਨਾਵਲ ਸਾਡੇ ਪਰਚੇ ਦੇ ਬਰਾਬਰ ਤੇ ਟਿਕ ਨਾ ਸਕਦੇ । ਖ਼ੈਰ ਮੋਰੇ ਵਰਗੇ ਨਵੇ ਲੇਖਕ ਵਾਸਤੇ ਐਨੇ 
ਵਡੇ 'ਕਿੰਤੂ' ਕਰਨੇ ਮੈਂ ਇਕ ਗ਼ਲਤੀ ਸਮਝਦਾ ਹਾਂ ਜਿਸ ਨੇ ਆਪਣਾ ਪਰਚਿਆਂ ਵਿਰ_ਨਾਂ ਬਣਾ ਕੇ ਝੂਠੀ ਆਸ ਦੀ 
ਸਤਰੈਘੀ ਪੀਂਘ ਤੇ ਝੂਟ ਕੇ ਜ਼ਿੰਦਗੀ ਬਜਰ ਕਰਨੀ ਹੋਂਵੇਂ । ਪਰ ਜੇਂ ਇਹ ਸੰਖੀਤੇ ਨਾਲੋ' ਕੌੜਾ ਸੱਚ ਰੋਗੀ ਸਤਿਆਚਾਰ 
ਦੀ ਦਵਾਬੀ ਬਣਾਉਣ ਵਾਸੰਤੇ ਪ੍ਰੇਰਤ ਕਰਦਾ ਹੈ ਤਾਂ ਮੈਨੂੰ `ਕੋਈੀ ਭੈ ਨਹੀਂ ਕਿ ਮੈ" ਗ਼ਲਤੀ ਕੀਤੀ ਹੈ ਮੇਰੇ ਵੱਡੇ ਵੀਰ 
ਗੁਰਸ਼ਰਨ ਸਿੰਘ ਤੇ ਚੰਦਨ ਤੇ ਕਿੰਤੂ ਕਰਕੇ - ਹਾਂ ਇੰਨੀ ਗੱਲ ਜ਼ਰੂਰ ਕਹਾਂਗਾ `ਕਿ 'ਸਮਤਾ' ਜੇਕਰ ਇਨਾਮੀ ਲੋਖਕਾਂ_ਤੇ 
ਸੰਪਾਦਕਾਂ ਦੇ ਪਰਚਿਆਂ ਤੌ ਜੇਕਰ ਵਖਰੇਵਾਂ ਕਰ ਜਾਵੇ ਤਾਂ ਨਾਟਕ ਨਾ ਮਿਲਣ ਦੇ ਸਵਾਲ ਤੇ ਪਰਚੇ ਦੇ ਸਿਰਨਾਵੇ” 
ਦੀਆਂ ਤਕਲੀਫ਼ਾਂ ਸਾਨੂੰ ਨੀਵੀਆਂ ਪਾ ਕੇ ਮਿਲਣਗੀਆਂ ਸਾਡੇ ਪੈਰਾਂ ਤੇ ਡਿੱਗ ਸਕਦੀਆਂ ਨੇ । 

[ ਨਛੱਤਰਜੀਤ ਸੇਮਾਂ - ਬਠਿੰਡਾ 


-- ਸਮਤਾ ਸਬੈਧੀ - ਮੋਰੀ ਸਭ ਤੌ“ ਪਹਿਲੀ ਪ੍ਰਤੀਕ੍ਰਿਆ ਤਾਂ ਇਹ ਹੈ ਕਿ ਪਰਦੇ ਨਾਲ ਮੈਨੂੰ ਅਪਣੱਤ ਮਹਿਸੂਸ 
ਹੋਵੀ ਹੈ । 'ਹੇਮ ਜਯੋਤੀ' 'ਲਕੀਰ'_ (ਪ੍ਰਾਣੀ) ਅਤੇ ਸਰਦਲ ਨਾਲ ਜਿਵੇਂ ਅਪਣੱਤ ਮਹਿਸੂਸ ਹੁੰਦੀ ਸੀ ਉਹਨਾਂ ਸਾਰਿਆਂ 
ਦੇ ਬੰਦ ਹੋਣ ਨਾਲ ਜੋ ਖਿਲਾਅ ਮਹਿਸੂਸ ਹੁੰਦਾ ਸੀ ਤੇ ਨਾਲ ਹੀ ਮਨ ਨੂੰ ਉਦਰੇਵਾਂ ਵੀ, ਸਮਤਾ ਦੇ ਛਪਣ ਨਾਲ ਜਿਵੇ” 
ਉਹ ਖਿਲਾਅ ਭਰਿਆ ਹੈ ਤੇ ਉਦਰੇਵਾਂ ਟੁਟਿਆ ਹੈ । ਸਗੋ" ਪਹਿਲੇ ਪਰਚਿਆਂ ਨਾਲੋ” ਵੀ ਵਧ ਚਾਅ ਤੇ ਲਗਾਅ ਮੈਨੂੰ 
ਮਹਿਸੂਸ ਹੋਇਆ ਹੈ ।...... ਜਮਹੂਰੀ' ਸਮਾਜ ਦੀ ਉਸਾਰੀ ਲਈ _ਜਮਹ੍ਰਰੀ ਸਭਿਆਚਾਰ ਵੀ ਓਨਾ ਹੀ ਜ਼ਰੂਰੀ ਹੈ, 
ਜਿੰਨੀਆਂ ਜਮਹੂਰੀ ਲਹਿਰਾਂ. ਜਾਂ ਜਮਹੂਰੀ ਸਭਿਆਚਾਰਕ ਲਹਿਰ ਵੀ ਜਮਹੂਰੀ ਲਹਿਰ ਦਾ ਹੀ ਇਕ ਜਰੂਰੀ ਅੰਗ ਹਨ । 
ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਮਹੂਰੀ ਸਭਿਆਚਾਰ ਲਹਿਰ ਨੇ ਪਿਛਲੇ 10-13 ਸਾਲਾਂ ਵਿਚ ਬਾਵਜੂਦ 
ਬੜੇ ਮਾਰੂ ਦਬਾਵਾਂ ਦੇ, ਆਪਣੇ ਆਪ ਨੂੰ ਕਾਇਮ ਰਖਿਆ । ਸਮਤਾ ਦਾ ਪ੍ਰਵੇਸ਼ ਅੰਕ -ਆਪਣੀ_ ਦਿੱਖ ਤੇ ਮੈਟਰ ਧੌੱਖੋਂ 
ਪ੍ਰਭਾਵਸ਼ਾਲੀ ਹੈ, ਪਰ ਇਸ ਦੀ ਐਡੀਟਰੀ ਵਿਚ (੦91061519)) ਹੈ, ,ਜੌ ਅੰਤਿਮ ਰੂਪ ਵਿਚ ਨਾਂ-ਪੱਖੀ ਹੀ ਠਹਿਰਦਾ 
ਹੈ । ਉਤਪਲ ਦੱਤ ਨੇ ਕਿਸੇ ਜ਼ਮਾਨੇ ਵਿਚ ਸਾਹਿਤ ਅਕਾਦਮੀ ਦਾ ਇਨਾਮ _ਠੁਕਰਾਇਆ, ਬੜੀ ਚੰਗੀ ਗੱਲ ਕੀਤੀ, 
ਪਰ ਉਹੋ ਉਤਪਲ ਦੱਤ ਅਜ ਪਛਮੀ ਖਬੋਗਾਲ ਸਰਕਾਰ ਦੀ ਅੱਖ ਦਾ ਤਾਰਾ ਹੈ । ਮਾਰਿਚਸਾਂਪੀ ਦੇ ਵਿਚਾਰੇ ਰਿਫ਼ਿਉ- 
ਜੀਆਂ ਨੂੰ ਸਮਾਜਵਾਦ ਦੇ ਦੁਸ਼ਮਣ ਬਣਾ ਕੇ ਬੇਹੱਦ ਹੌਲੇ (ਕਲਾ ਪੱਖੋਂ ਵੀ) ਨਾਟਕ ਲਿਖਦਾ ਹੈ (ਹਿੰਦੀ ਰਿਸਾਲੋਂ 'ਕਲਮ' 
ਵਿਚ ਛਪਿਆ ਉਹਦਾ ਨਾਟਕ) ਅਤੇ ਪੱਛਮੀ ਬੋਗਾਲ ਦੇ ਗ਼ਰੀਬਾਂ ਦਾ ਦੁਖ ਵੇਖ ਕੇ ਵੀ ਉਹਨਾਂ ਦੇ ਪਛਮੀ ਬੰਗਾਲ 
ਸਰਕਾਰ (ਵਾਮ ਪੱਖੀ !) ਹੇਠ ਸ੍ਰਖਾਂ ਦੀਆਂ ਕਹਾਣੀਆਂ ਲਿਖਦਾ ਹੈ । ਕੋਈ ਦਿੱਲੀ ਦੇ ਹਾਕਮਾਂ ਤੋ 'ਹੱਡੀ' ਲੈ ਕੇ 
ਵਫ਼ਾਦਾਜ਼ ਹੁੰਦਾ ਹੈ ਤੇ ਕੋਈ 'ਵਾਮ' ਹਾਕਮਾਂ ਤੋਂ ਲੈ ਕੇ ।' ਤੱਤ ਰੂਪ ਵਿਚ ਬਹੁਤਾ ਫ਼ਰਕ ਤਾਂ ਇਸ ਵਿਚ ਨਹੀਂ' ਹੈ । 


53 


ਮੈਟਰ ਦੀ ਚੌਣ ਤਾਂ ਚੰਗੀ ਹੈ, ਪਰ ਹਿੰਟੀ ਵਿਚੋਂ ਅਨੁਵਾਦ ਬਹਤ ਜ਼ਿਆਦਾ ਹਨ । ਅਨੁਵਾਦਾਂ ਤੇ ਮੌਲਿਕ ਆ 
ਸੰਤੁਲਨ ਰਹੇ ਤਾਂ ਚੰਗਾ ਹੈ । 
[ ਚਮਨ ਲਾਲ - ਜੋ.ਐਨ.ਯੂ - ਦਿੱਲੀ 
- ਇਸ ਸਮੇਂ ਮੰਜਿਜੀ ਸਾਜਿ, ਵਿਚ ਇਕ ਅਜਿਹੇ ਸਾਹਿਤਕ ਪਰਚੇ ਦੀ ਘਾਟ ਬੜੀ ਰੜਕ ਰਹੀ ਹੈ ਜੋ 
ਪੰਜਾਬੀ ਸਾਹਿਤ ਦੀ ਪ੍ਰਗਤੀਵਾਦੀ ਤੇ ਕ੍ਰਾਂਤੀਕਾਰੀ ਧਾਰਾ ਦੇ ਵਿਕਾਸ ਵਿਚ ਆਪਣਾ ਹਿੱਸਾ ਪਾ ਸਕੇ । ਇਸ ਹਾਲਤ 
ਵਿੱਚ ਗੁਰਸ਼ਰਨ ਭਾ ਜੀ ਨੇ 'ਸਮਤਾ' ਦਾ ਪ੍ਰਕਾਸ਼ਨ ਸ਼ੁਰੂ ਕਰਕੇ ਸਮੇ ਦੀ ਮੁੱਖ ਲੋੜ ਨੂੰ ਪੂਰਿਆਂ ਕਰਨ ਦੀ ਇਕ ਅੱਡੀ 
ਕੋਸ਼ਿਸ਼ ਕੀਂਤੀ ਹੈ । ੧ 
ਪਰ 'ਸਮਤਾ' ਦੇ ਪ੍ਰਕਾਸ਼ਤ ਦੋ ਅੰਕਾਂ ਤੋ“ ਇੰਝ ਲਗਦਾ ਹੈ ਕਿ ਸੰਪਾਦਕ ਅਮਰਜੀਤ ਚੰਦਨ ਸਮਤਾ ਦੀ 
ਸਮੱਗਰੀ ਨੂੰ ਆਪਣੇ ਗੁੱਟ ਤਕ ਹੀ ਸੀਮਿਤ ਰਖਣੀ ਚਾਹੁੰਦਾ ਹੈ ਤੇ ਜਾਂ ਸਿਰਫ ਉਹਨਾਂ ਲੇਖਕਾਂ ਨੂੰ ਹੀ ਆਪਣੀ 'ਸਮਤਾ' 
ਵਿਚ ਸ਼ਾਮਲ ਕਰ ਰਿਹਾ ਹੈ ਜੰ ਉਸ ਦੀ ਐਨਕ ਲਗਾ ਕੇ ਹੀ ਵੰਖਦੇ ਹਨ । ਫਿਰ ਵੀ ਮੈਨੂੰ ਪੂਰੀ ਉਮੀਦ ਹੈ ਕਿ 
'ਸਮਤਾ' ਆਪੈਣੇ ਆਸ਼ੇ ਵਿਚ ਸਫਲ ਹੋਵੇਗੀ ਤੇ ਇਸ ਨੂੰ ਦੂਜੇ ਪੰਜਾਬੀ ਪਰਚਿਆਂ ਵਾਂਗ 'ਦੁਕਾਨੇਂਦਾਰੀ' ਵਿਚ ਤੋਬਦੀਲ 
ਨਹੀਂ ਹੋਣ ਦਿਤਾ ਜਾਵੇਗਾ । ਰ੍‌੍ | ਸੁਖਪਾਲ ਸਿੰਘ 
-- 'ਸਮਤਾ' ਦਾ ਜੂਨ 1980 ਅੰਕ ਪੜ੍ਹਕੇ ਤਾਂ ਠਗਿਆ ਸੀ ਕਿ ਜੇ ਪੰਜਾਬੀ ਵਿਚ 'ਸਧ' ਸਿਧਾਂਤਕ ਅਤੇ 
ਸਾਹਿਤਕ ਪੱਖੋਂ” ਇਹ ਠੇਠ:ਪ੍ੜ੍ਹਨ੍ਹਾ ਹੈ ਤਾਂ ਸੁਮਤਾ ਵੀ ਆਪਣੇ ਹੀ ਅੰਦਾਜ਼ ਵਿਚ ਠੇਠ ਹੈ ।` ਪਰ ਜੁਲਾਈ 1930 'ਦੀ 
“ਜਮਤਾ' ਪੜ੍ਹ ਕੇ ਮਹਿਸੂਸ ਹੋਇਆ ਹੈ ਕਿ ਭਾਵੇ” ਵਿਹ ਪੱਤ੍ਕਾ ,ਵੂਂ ਬੁਨਿਆਦੀ ਤੌਰ ਤੇ_ ਬੂਧੀਜੀਵੀਆਂ ਲਈ ਹੈ ਪੇਰ 
'ਇਹ ਹਮਾਰਾ ਜੀਵਣਾ', 'ਪੰਜਾਬ ਦਾ ਸਿਆਸੀ ਥੀਏਟਰ' ਅਤੇ 'ਮਹਾਸ਼ਵ੍ਰੇਤਾ ਦੇਵੀ ਨਾਲ ਬਾਤਚੀਤੇ ਪੜ੍ਹ ਕੇ ਆਸ ਬੱਤੀ 
ਹੈ ਕਿ ਇਹ ਸਾਡੇ ਸਮਾਜ ਵਿਚ ਚਲ ਰਹੀਆਂ ਜਮਹੂਰੀ ਲਹਿਰਾਂ ਦਾ ਵਿਸ਼ਲੋਸ਼ਣ ਅਤੇ ਮੁਲ ਅੰਕਣ ਕਰਦਿਆਂ ਆਮ 
ਲੋਕਾਂ ਵਿਚ ਜਮਹੂਰੀ ਅਤੇ ਸਿਆਸੀ ਚੇਤਨਾ ਦਾ ਸੰਚਾਰ ਕਰਦਾ ਰਹੇਗਾ । ਇਸ ਵਾਰ 'ਮੈ' ਆਪਣੀ ਕਵਿਤਾ ਹਾਂ' ਕਵਿਤਾ ਨੂੰ 
_ ਛੱਡ ਕੇ ਕਵਿਤਾ ਭਾਗ ਬਹੁਤ ਹਲਕਾ ਸੀ । ਅਨਵਾਦਤ ਕਵਿਤਾਵਾਂ ਦੇਣ ਤੌ ਗੁਰੇਜ਼ ਹੀ ਕੀਤਾ ਜਾਵੇ ਤਾਂ ਰੰਗਾ ਹੈ । 
'ਸਾਈਕਲ ਚੋਰ' ਕਹਾਣੀ ਵਿਚ ਬੇਰੁਜ਼ਗਾਰੀ ਅਤੇ ਬੇਕਾਰੀ ਦਾ ਜੋ ਦੁਖਾਂਤ ਪੇਸ਼ ਹੈ - ਪਾਠਕ ਨੂੰ ਧੁਰ ਅੰਦਰ ਤਤ ਹਲੂਣ 
ਜਾਂਦਾ ਹੈਂ - ਪੜ੍ਹਨ ਪਿਛੋ" ਮਹਿਸੂਸ ਹੁੰਦਾ ਹੈ ਕਿ ਬੇਰੁਜ਼ਗਾਰੀ ਕਿਸੇ ਬੇਇਨਸਾਫ਼ੀ ਦੇ ਮਾਰੇ ਹੋਏ ਸਮਾਜ ਵਿਚ ਪੈਦਾ ਹੋਈ 
ਐਸੀ ਬੀਮਾਰੀ ਹੈ ਜੋ ਮਨੁਖ ਅੰਦਰਲੀ ਮਨੁਖਤਾ ਨੂੰ ਵਹਿਸ਼ਤ ਵਿਚ ਬਦਲ ਦਿੰਦੀ ਹੈ । ਜੇ ਕੌਤੀ ਮਨੁੱਖ ਜ਼ਿੰਦਗੀ ਦੇ 
_ ਸੰਘਰਸ਼ ਵਿਚ ਕੰਮ ਕਰਕੇ ਜੀਣ ਦਾ ਹੱਕ ਪ੍ਰਾਪਤ _ਕਰਨ ਲਈ ਹੱਥ ਪੈਰ ਮਾਰ ਰਿਹਾ ਹੋਵੇ ਪਰ ' ਬਦਲੇ ਵਿਚ ਉਸ ਨੂੰ 
ਦਰ ਦਰ ਦੀਆਂ ਠੋਕਰਾਂ ਹੀ ਮਿਲਣ ਤਾਂ ਚੌਰੀਆਂ ਡਾਤੇ ਮਾਰਨ ਤੋਂ ਸ੍ਰਿਵਾ ਜੀਊਣ ਦਾ ਹੌਰ ਕਿਹੜਾ ਸਾਧਨ ਰਹਿ ਜਾਂਦਾ 
ਹੈ ? ਇਹ ਕਹਾਣੀ ਪਾਠਕ ਸਾਹਮਣੇ ਪਹਾੜ ਜਿੱਡਾ ਇਹ ਮ੍ਸਨ; ਰੁਖਦੀ ਹੈ । ਇਥੇ ਇਹ ਤੱਥ ਵੀ ਸਪਸ਼ਟ ਹੈਂ ਕਿ ਕੋਤ 
ਵੀ ਮਨੋ ਬੁਨਿਆਂਦੀ ਤੌਰ ਤੇ. ਹੋੜਾ ਨਹੀਂ” ਪਰ ਸਮਾਜ ਦਾ. ਭੈੜਾ ਪ੍ਰਬੰਧ ਹੀ ਉਹਨੂੰ ਤੈ ਭੈੜਾ ਬਣਾ ਦਿੰਦਾ ਹੈ । ਐਨਟੋਂਨੀਓ 
ਨੂੰ `ਕੀ ਜ਼ਰੂਰਤ ਸੀ ਸਾਈਕਲ ਚੁਰਾਉਣ ਜੀ, ਲੌਕਾਂ ਦੀਆਂ ਜੁੱਤੀਆਂ _ਖਾ ਕੇ ਜ਼ਲੀਲ ਹੋਣ ਦੀ ਜੇ ਉਸ ਵਿਚੋਂ ਸ਼ਾਂਈਕਲ 
ਖ਼ਰੀਦਣ ਦੀ ਸਮਰਥਾ ਹੁੰਦੀ । 'ਪੰਜਾਬੀ ਦਾ ਸਿਆਸੀ ਥੀਏਟਰ' ਲੋਖ ਵਿਚ `ਗੁਰਸ਼ਰਨ ਹੁਰੀ' ਅਜ ਦੇ ਲੱਟ ਅੰਤੇ ਜਬਰ 
ਦੇ ਮਾਰ ਹੋਏ ਸਮਾਜ `ਨੂੰ ਜਿਉ `ਦਾਂ ਤਿਉਂ ਰਹਿਣ ਦੀ_ਬਜਾਏ ਕਲਾ ਦੇ ਹਥਿਆਰ ਰਾਹੀਂ” ਜੌ ਝਦਲਣ ਦਾ ਸੁਨੇਹਾ 
ਦਿਤਾ ਹੈ - ਇਹ ਭਾਰਤ _ਵਿਚ ਸਮਾਜਕ ਕ੍ਰਾਂਤੀ `ਦੇ ਸਮਰਥਕਾਂ ਅਤੇ _ਹਮਦਰਦਾਂ ਨੂੰ ਹਰਕਤ ਵਿਚ ਕਿਆਏਗਾ ਅਤੇ 
ਆਮ ਲੌਕਾਂ ਲਈ ਪ੍ਰੇਰਨਾ ਬਣੇਗਾ । _. [ ਗੁਰਬਖ਼ਸ਼ ਜੱਸ 
-<= ਸ਼ਮਤਾ ਢੇ ਜ਼ੂਨ, ਜੁਲਾਈ ਅੰਕ ਪੜ੍ਹ 1 . ਪੱਚੀ ਵਿੱਚ ਦਾ ਉੱਚ-ਪੱਧਰ ਦਾ ਪਰਚਾ ਵੇਖਦੇ ਦਿਲ ਨੂੰ 
-'ਧਰਵਾਸ ਹੋਇਆ ਬਿਹ ਭਰਦਲੁ ਸ੍ਰਰੋਰਥਾਣ ਕਰ ਲੋਕਾਂ ਵਿਚ ਹਰਮਨ ਪਿਆਰਾ ਰੋਵੇਗਾਂ । ਜੁਲਾਣੀ ਅੰਕ ਵਿਚ 
` ਗੁਰਸ਼ਰਨ ਜੀ ਦੀ ਸੰਪਾਦਕੀ ''ਔਨ! ਡਿਊਟੀ ਉਰਫ਼ ਵਰਦੀ . ਦੇ ਹੇਠਾਂ ਨਿਸ਼ਾਨ ਦਾ ਹੈ “ਮਹਾਜਵੇਤਾ ਨਾਲ `ਇੰਟਰ- 
- ਵਿਉ'''ਖ਼ਾਂਸ ਤੌਰ ਤੇ ਪਸੰਦ ਆਏ । ਚੰਗੀਆਂ ਕਿਤਾਬਾਂ ਬਾਰੇ ਰੀਵੀਊ, ਗੀਤਾਂ ਤੈ `ਗ਼ੇਜ਼ਲਾਂ ਦੀ ਘਾਟ ਇਸੇ ਅੰਕ ਵਿਚ 
ਰੜਕਦੀ ਰਹੀ । [ਨਿਰਪਾਲਂ ਜਿੰਘ ਰਾਏ ਤੇ ਤੇਲਾਂ - ਬਠਿੰਡਾ 


54 


0 
| 


_ ਸੈਤ ਸਿੰਘ ਸੇਖੋਂ ਦੇ ਸ਼ਹੀਦ ਭਗਤ ਸਿੰਘ ਬਾਰੇ ਅਨਮੋਲ ਬਚਨੋ ____ 


[ਪ੍ਰਿੰਸੀਪਲ ਸੈੜ ਸੰਘ ਸੇਖ" ਨੇ ਲੰਡਨੇ' ਛਪਦੇ ਪੰਜਾਬੀ ਸਪਤਾਹਕ 'ਦੇਜ਼ ਪ੍ਰਦੇਸ' (20 ਜੂਨ 1980) < 
ਨਾਲ ਮੁਲਾਕਾਤ ਵਿਚ_ ਕਿਹਾ ਸੀ.ਕਿ' ਸੋਂ ਭਗਤ ਸਿੰਘ ਤੋ ਉਧਮ'ਸਿੰਘ ਨੂੰ ਕੋਈ ਮਹੱਤਵ ੧. - 


ਨਹੀਂ ਦਿੰਟਾਂ...40 ਸਾਲਾਂ ਬਾਅਦ ਉਹਦੀਆਂ ਬਰਸੀਆਂ ਮਨਾਉਣ ਦਾ ਕੀ ਲਾਭ ?' ਭਗਤ ਲਾ 

ਸਿੰਘ ਵਰਗੇ ਹੋਰ ਬਰੋਰੇ ਆਜ਼ਾਦੀ ਦੇ ਘੋਲ ਵਿਚ ਮਰੇ ਸਨ / ਭਗਤ ਸਿੰਘ _ ਨੂੰ ਚੱਕ ਜਾਣਾ ੨; 
ਠੀਕ ਨਹੀ...।" ਫੇਰ 'ਦੇਸ ਪ੍ਰਦੇਸ' (4 ਜੁਲਾਈ 1930) ਵਿਚ ਸੈਤ ਸਿੰਘ ਸੇਖ“ ਨੇਂ ਆਪਣੀ ਆ 
ਪਹਿਲੀ ਮੁਲਾਕਾਤ ਬਾਰੇ 'ਸਪਸ਼ਟੀਕਰਣ'_ਲਿੱਤਾਂ ! ਅਸੀਂ” ਬਿਨਾਂ ਕਿਸੇ ਟਿਪਣੀ ਤੋ ਜਨਾਬ ਘਰੀਂ, 
ਸੇਖੋਂ ਦੇ ਅਨਮੋਲ ਬੱਚਨ ਪ੍ਰਕਾਸ਼ਤ ਕਰ_ਰਹੇ_ਹਾਂ ਤਾਂ ਕਿ ਭਾਰਤੀ ਪੰਜਾਬ ਵਿਚ ਵਸਦੇ << 


ਪੰਜਾਬੀ ਪਾਠਕ ਇਨ੍ਹਾਂ ਤੋਂ ਵਾਂਝੇ ਨਾ ਰਹਿ ਜਾਣ / ਪਾਠਕ ਇਸ ਬਾਰੇ ਆਪਣੀਆਂ ਰਾਵਾਂ ਭੇਜ 


ਸਕਦੇ ਹਨ । - ਸੈ:] 

ਪ੍ਰਿ: ਸੋਤ ਸਿੰਘ ਸੇਖੋ' ਨੇ _ਸ਼ਹੀਦ ਭਗਤ ਸਿੰਘ ਤੇ 
ਉਧਖ਼ ਇੱਹ ਦੀਆਂ ਜਰਝਾਨੀਆਂ ਬਾਰੇ ਜਿਹੜੀ ਨਵੀਂ 
ਚਰਚਾ ਛੋਤੀ ਹੈ, ਉਸ ਸੰਬੋਧ `ਵਿਚ ਇਹ ਸਪੱਸ਼ਟ ਕੀਤਾ 
ਨੈ ਕਿ ਇਹ ਉਜਲ ਛੇ ਨਿੱਜੀ ਵਿਚਾਰ ਹਨ ਅਤੇ ਉਹ 
ਆਪਣੀ ਇਸ ਹਾਏ ਉਤੇ ਪੂਰੀ ਤਰ੍ਹਾਂ ਕਾਇਮ ਹਨ; 
ਕਿਉਕਿ ਭਗਤ ਸਿੰਘ ਜਾਂ ਊਧਮ ਸਿੰਘ ਦੇ ਮਗਰ ਕੋਈ 
ਲੋਕ _ਜ਼ੱਬੋਬੋਦੀ ਨਹੀ ਸੀ; ਉਹ_ ਕਿਸੇ ਸੈਗਰਾਮ_ ਦੀ 
ਅਗਵਾਈ ਨਹੀ” ਸਨ ਕਰਦੇ ਤੋਂ ਉਹਨਾਂ ਦੀਆਂ ਆਤੌਕ- 
ਵਾਦੀ. ਸਰਗਰਮੀਆਂ `ਦੀ ਬਦੌਲਤ ` ਓਹਨਾਂ-ਦੀ ਮੌਤ 
ਅਚਾਨਕ _ ਵਾਪਰੀਆਂ ਘਟਨਾਵਾਂ ਸਨ, ਇਸ ਲਈ ਉਹ 
ਇਹਨਾਂ ਨੂੰ ਕੋਈ ਮਹੱਤਵ ਨਹੀ ਦਿੰਦੇ । 

ਉਹਨਾਂ ਮੰਨਿਆਂ ਕਿ ਕਿਉ'ਕਿ ਨੌਜਵਾਨਾਂ ਦੀ ਸੋਚ 
ਪਰਪੱਕ ਨਹੀਂ ਹੰਦੀ ਤੇ ਉਹ ਭਾਵੂਕੜਾ -ਦੀ-ਲਹਿਰ ਵਿਚ 
ਵਹਿ ਤੁਰਦੇ ਹਨ, ਇਸ ਲਈ._'ਕੱਦੀ-ਉਹ ਵੀ` ਭੁਗਤ 
ਜਿੰਘ ਦੇ ਉਪਾਸ਼ਕ ਹੁੰਦੇ `ਸਨ, ਪਰ ਹੁਣ ਉਮਰ ਦੇ ਸੱਤਾਂ 
ਤੋਂ ਵਧ ਦਹਾਕੇ ਹੰਢਾ ਕੇ ਵੇਖ ਚੁੱਕਣ ਬਾਦ ਉਹਨਾਂ:ਨੋ 
ਸਾਰੀ ਦੁਨੀਆਂ ਵਿਚ ਵਾਪਰੀਆਂ ਘਟਨਾਵਾਂ ਦਾ ਜਾਇਜ਼ਾ 
ਲਿਆ ਹੈ ਕਿ ਜ਼ਾਰ ਨੰ ਕਤਲ ਕਰਕੇ ਸ਼ਹੀਂਦ ਹੋਣ ਵਾਲੇ 
ਲੌਨਿਨ ਦੇ ਭਰਾ ਦੀਆਂ ਰੂਸ_ਵਿਚ ਬਰਸੀਆਂ ਕਿਉ” 
ਨਹੀਂ`_ ਮਨਾਇਆ _ ਜਾਂਦੀਆਂ । ਆਇਰਲੈ'ਡ _ ਜਾਂ 
ਫ਼ਲਸਤੀਨ `ਦੇ ਵੱਡੇ-ਵੱਡੇ _ਅੰਤਕਵਾਦੀਆਂ _ ਦੀਆਂ 
'ਬ਼ਹੀਦੀਆ' ਨੂੰ ਕਿਉਂ” ਨਦੀ" ਮਹੱਤਾਂ. ਦਿਤੀ ਜਾਂਦੀ । 

ਪ੍ਰਿੰ: ਸੈਡ ਸਿੰਘ ਸ਼ੇਖੋ“ ਨੇ 'ਦੇਸ ਪ੍ਰਦੇਸ' ਨਾਲ ਵੇ੫= 
ਰੀਕਾਰਡਰ _ਟਿੰਟਰਵਿਤ੍ਰੇ ਵਿਚ ਮਾਰਕਸਵਾਦੀ_ਸਿਧਾਂਤ 
ਦਾ ਹਵਾਲਾ ਦਿੰਦਿਆ ਕਿਹਾ ਹੈ ਕਿ ਲੋੜ ਲਹਿਰ ਦੀ 
ਵਲੋ ਕੀਤੀ ਗਟੀ ਕਿਸੇ ਕਾਰਵਾਈ ਨੂੰ ਕੋਈ ਬਹੁਤ ਵੱਡੀ 
ਦੋਣ ਨਗੀੇ' ਸਮਝਿਆ ਜਾ ਸਕਦਾ । ਤੇ ਉਂਹ ਨਹੀਂ 
ਸਖ਼ਝਦੇ ਕਿ ਭਗਤ ਸਿੰਘ ਜਾਂ -ਉਧਮ _ਜਿੰਘ_ ਦੀਆਂ 
ਕਾਰਵਾਈਆਂ ਨਾਲ _ ਹਿੰਦੁਸਤਾਨ ਦੀ ਆਜ਼ਾਦੀ ਛੇ 


ਸੰਘਰਸ਼ ਵਿਚ ਕੋਈ ਬਰੂਤਾ ਹਿੱਸਾ ਪਿਆ ਸੀ । 

ਠੀਕ ਹੈ. ਤਿ ਭਗਤ ਸਿੰਘ ਹਰਮਨ ਪਿਆਰਾਂ ਹੈ`। 
ਉਸ ਦੀ ਮਿਸਾਲ ਸਾਡੋਂ ਹੋਂਸਲੇ ਬੁਲੰਦ ਕਰਨ ਵਿਚ 
ਸਹਾਈ ਹੁੰਦੀ ਹੈ, ਪਰ ਉਸਦੀ ਢੋਣ ਨੂੰ ਅਸੀਂ ਵਧ ਤਾਂ 


“_ ਵੱਧ 'ਬਹਾਂਦਰੀ ਦਾ ਕਾਰਨਾਮਾ” ਕਹਿ ਸਕਦੇ ਹਾਂ, ਕਿਉ” 


ਕਿ ਉਸ ਜਮੇਂ` ਲੀਡਰਸ਼ਿਪ ਹੀ ਕਾਂਗਰਸ ਦੇ ਹੱਥਾਂ ਵਿਚ 
ਸੀ ਤੇ ਸਾਰੇ ਅੰਫੋਲਨ ਦੀ ਅਗਵਾਈ ਹੀ_ ਮਹਾਤਮਾ 
ਗਾਂਧੀ ਆਪਣੇ ਢੰਗ ਤਰੀਕੇ ਨਾਲ _ਕਰ ਰਿਹਾ ਸੀ । ਫਿਸ 
ਲਣੀ ਉਹ ਨਹੀਂ ਸਮਝਦੇ ਕਿ ਇਹਨਾਂ ਕੁਰਬਾਨੀਆਂ ਨੂੰ 
ਲੋਕਾਂ ਦੇ ਜੋਸ਼ ਵਿਚ ਕ੍ਝ ਵਾਧਾ _ਕਰਨ ਤੋ” _ਇਲਾਵਾਂ 
ਵੀਂ ਕੋਈ ਵੱਡਾਂ ਹਿੱਸਾ ਪਇਆ ਹੈ 1 

ਨਾਲ ਹੀ ਸੇਖੋ” ਰੂਰੀ' ਇਹ ਵੀ ਮੰਨਦੇ ਹਨ-ਕਿ 
ਨਿਰਾ ਗਾਂਦੀਵਾਦ ਨੂੰ ਹੀ ਵੇਜ਼ ਦੀ ਆਜ਼ਾਦੀ ਦਾ ਕਰੌਡਿਟ 
ਨਹੀ ਮਿਲਣਾ ਚਾਹੀਦਾ ਤੇ ਨਾ ਹੀ ਉਹ ਸਮਝਦੇ ਹਨ 
ਕਿ ਅੰਗਿਰੇਜ਼-ਨਿਰ' _ਗਾਂਧੀਵਾਦ ਤੋ ਘਬਰਾ ਕੇ ਹਿੱਦੂ= 
ਸਤਾਨ ਛੱਡ ਗਏ ਸਨ । 

ਸੇਥੋਂ” ਮੁਤਾਬਿਕ ਕਰਤਾਰ ਸਿੰਘ ਸਰਾਭੇ ਤੇ ਗ਼ਦਰੀ 
ਬਾਬਿਆਂ ਦਾ ਅੰਤੋਲਨ ਖਿਲਤੁਲ- ਅਡਰਾਂ ਸੀ । ਉਹ 
ਸਮਝਦੇ ਹਨ ਕਿ ਗ਼ਦਰੀ ਬਾਬਿਆਂ ਤੇ ਬੱਤਰ ਅਕਾਲੀਆਂ 
ਦੀ ਲਹਿਰ ਨੈ ਆਜਾਦੀ ਦੇ ਸੰਗਰਾਮ ਵਿਚ ਵੱਡਾ ਹਿੱਸਾ 
ਪਾਇਆ ਸੀ, ਕਿਉਕਿ ਉਹ ਸਮੂਹਕ ਲੌਕ ਜੱਥੇਤੋਵੀ ਦੀ 
ਅਗਵਾਈ ਕਰ ਰਹੇ ਸਨ, ਜਿਸ ਦਾ ਮੂਲ ਨਿਸ਼ਾਨਾਂ 
ਇਨਕਲਾਬ ਲਿਆ ਕੇ ਅੰਗਰੇਜ਼ਾਂ ਦੋ ਰੱਤੋ` ਹਤ੍ਹਮਤ ਨੂੰ 
ਖੋਹਣਾ ਸੀ । ਉਹ ਜਕਿਜੇ ਫਿਕੱਲੋ-ਦੁਕੱਲੇ ਬੰਦੇ ਦੀ 
ਆਤੋਕਵਾਦੀ ਕਾਰਵਾਈ ਨਹੀ ਸੀ । ਬੇਜਕ ਉਹਨਾਂ ਦੀ 


ਸਮੁੱਚੀ ਯੋਜ਼ਨਾਂ ਗੋਰ-ਹਕੀਕੀ ਸੀ ਤੇ ਉਸ ਦੇ ਪਿੱਡੇ ਵੀ” 


ਕਾਫ਼ੀ ਹਦ ਤੀਕ ਭਾਵੁਕਤਾ ਕੋਮ ਕਰਦੀ ਸੀ; ਇਸ਼ ਲਈ 


ਉਹ ਵੀ ਹਾਰ ਖਾ ਗਵੇ ਸਨ । ਪਰ ਕਿਉਕਿਂ ਇਹ ਜੱਤੇ 


ਬੋਦਕ ਸੰਗਰਾਮ ਸੀ, ਇਸ ਲਈ ,ਇਹਏੀ ਦੇਣ ਬਹੁਤ 
ਵੱਡੀ ਹੈ । 


ਸੇਖੋਂ ਨੇ 'ਇਨਕਲਾਬ' ਬਾਰੇ ਆਪਣੀ ਵਿਆਖਿਆ 
ਨੂੰ ਵੀ ਸਪਸ਼ਟ ਕੀਤਾ ਹੈ, ਕਿ ਉਹ 'ਇਨਕਲਾਬ' ਉਸ 
ਤਬਦੀਲੀ ਨੂੰ ਮੰਨਦਾਂ ਹੈ, ਜਿਸ ਵਿਚ ਨਿਜ਼ਾਮ, ਹਕੂਮਤ 
ਦਾ ਤਖ਼ਤਾ ਉਲਟ ਕੇ ਸਾਣੀ ਰੂਪ-ਰੇਖਾ ਹੀ ਬਦਲ ਦਿਤੀ 
ਜਾਵੇ । ਉਹਨਾਂ ਕਿਹਾ ਕਿ ਸੁਭਾਸ਼ ਦੀ ਦੇਣ ਬਹੁਤ ਵੱਡੀ 
ਹੈ। 
ਪਰ ਜਦੋਂ ਸੇਖੋਂ ਸਾਹਿਬ ਨੂੰ ਇਹ ਕਿਹਾ ਗਿਆ 
ਕਿ ਹੌ ਸਕਦਾ ਹੈ ਕਿ ਸੁਭਾਸ਼ ਚੰਦਰ ਵੀ ਭਗਤ ਸਿੰਘ 
ਦੀ ਕੁਰਬਾਨੀ ਤੱ“ ਉਤਸ਼ਾਹਿਤ ਹੋਇਆ ਹੌਂਵੇ ਤੇ ਦੁਨੀਆਂ 
ਦੇ ਆਲੇ-ਦੁਆਲੇ ਵਿਚ ਵਾਪਰ ਰਹੀਆਂ ਘਟਨਾਵਾਂ ਨੂੰ 
ਵੇਖ ਕੇ ਉਹਨੂੰ ਇਹ ਸੋਚਣ ਉਤੇ ਮਜਤ੍ਰ ਹੋਣਾ ਪਿਆ 
ਹੋਵੇ ਕਿ ਆਜ਼ਾਦੀ ਪ੍ਰਾਪਤ ਕਰਨ ਦਾ ਅਸਲ ਰਸਤਾ ਹੀ 
ਉਹੋ ਹੈ, ਜਿਹੜਾਂ ਭਗਤ ਸਿੰਘ ਹੁਰਾਂ ਨੇ ਅਪਨਾਇਆ ਹੈ। 
ਇਸ ਦੇ ਜੁਆਬ ਵਿਚ ਸੇਖੋਂ ਹੂਰਾਂ ਕਿਹ, ਕਿ ਉਹ ਨਹੀਂ 
ਸਮਝਦੇ ਕਿ ਸੁਭਾਸ਼ ਚੰਦਰ ਨੋ ਕਦੀ ਭਗਤ ਸਿੰਘ ਦੀ 
ਵਿਚਾਰਧਾਰਾ ਦਾ ਸਮਰਥਨ ਕੀਤਾ ਹੈ । 
ਸੇਖੋਂ ਹੁਰਾਂ ਮੰਨਿਆਂ ਕਿ ਅਜ਼ਾਦੀ ਦਾ ਸਾਰਾ 
ਕਰੈਡਿਟ ਮਹਾਤਮਾ ਗਾਂਧੀ ਨੂੰ ਨਹੀ ਜਾਣਾ ਚਾਹੀਦਾ । 
ਬੋਬਟੀ ਵਿਚ ਗੌਦੀ ਮਜ਼ਦੂਰਾਂ ਦੀ ਹੜਤਾਲ, ਮਿਸ਼ਰ ਵਿਚ 
ਭਾਰਤੀ ਫੌਜੀਆਂ ਦੀ ਬਗ਼ਾਵਤ, ਇੰਡੀਅਨ ਨੈਸ਼ਨਲ 
` ਆਰਮੀ ਦੀਆਂ ਸਰਗਰਮੀਆਂ ਨੂੰ ਦੇਖ ਕੇ ਅੰਗਰੇਜ਼ ਨੂੰ 
ਕੁਝ ਡਰ ਪੈਦਾ ਹੋ ਗਿਆ ਸੀ ਤੇ ਉਸਨੂੰ ਸਮਝੇਤਾ ਕਰਨ 
ਲਈ ਮਜ਼ਬ੍ਹਰ ਹੋਣਾ ਪਿਆ ਸੀ । 
ਪਰ _ਨਾਲ ਹੀ ਸੇਖੋਂ ਸਾਹਿਬ ਇਸ ਗੱਲ ਉਤੇ 
ਸਹਿਮਤ ਸਨ ਕਿ ਹੋ ਸਕਦਾ ਹੈ, ਅੰਗਰੇਜ਼ ਦਾ ਉਸ ਸਮੇ” 
ਕੋਈ ਸਿਆਸੀ ਪੈੱਤੜਾ ਵੀ ਹੋਵੇ । ਉਸ ਸਮੇ” ਬਰਤਾ- 
ਨੀਆਂ ਦੀ ਆਪਣੀ ਅੰਦਰੂਨ) ਹਾਲਤ ਬਹੁਤ ਮਾੜੀ ਸੀ । 
ਇਸ ਦੀ ਆਰਥਿਕਤਾ ਕਰੀਕਨ 'ਕਰੀਬਨ ਤਬਾਹ ਹੋ 
ਢੁੱਕੀ ਸੀ । ਇਥੋ ਦੀ ਆਮ ਜਨਤਾ ਜੰਗ ਤ” ਤੰਗ ਆ 
ਚੁੱਕੀ ਸੀ, ਤੇ ਇਸ ਤੋ“ ਵੀ ਵਧ ਅੰਤਰਰਾਸ਼ਟਰੀ ਖੇਂਤਰ 
ਵਿਚ ਅੰਗਰੇਜ਼ ਦੇ ਆਪਣੇ ਬਹੁਤ ਸਾਰੇ ਨਿਸ਼ਾਨੇ ਪੂਰੇ ਹੋ 
ਚੁੱਕੇ ਸਨ । ਸੇਖੋਂ ਨੇ ਮੰਨਿਆਂ ਕਿ ਨਿਰੇ ਗਾਂਧੀਵਾਦ ਦੀ 
ਅੰਗਰੇਜ਼ਾਂ ਦੇ ਦਿਲਾਂ ਉਤੇ` ਕੋਈ ਖ਼ਾਸ ਦਹਿਸ਼ਤ ਨਹੀ” 
ਸੀ। 
ਸੇਖੋਂ ਸਾਹਿਬ ਨੂੰ ਜਦੋਂ ਇਹ ਪੁੱਛਿਆ ਗਿਆ ਕਿ 
- ਉਹ ਦੱਸਣ ਕਿ ਦੁਨੀਆਂ ਦੇ ਕਿਸ ਦੇਸ਼ ਵਿਚ ਨਿਰੇ 
ਗਾਂਧੀਂਵਾਦ ਦੇ ਆਸਰੇ ਆਜ਼ਾਦੀ ਮਿਲੀ ਹੈ, ਤਾਂ ਉਹਨਾਂ 
ਨੇ ਉਹਨਾਂ ਦੇਸ਼ਾਂ ਦਾ ਨਾਂ ਲਏ ਬਗੈਰ ਕਿਹਾ, ਕਿ ਬਹੁਤ 
ਸਾਰੇ ਦੇਸ਼ ਅਜੇਹੇ ਹਨ ਜਿਥੋ' ਮਾਮੂਲੀ ਸੰਗਰਾਮ ਪਿਛੋਂ, 
ਅੰਗਰੇਜ ਤੇ ਫ਼ਰਾਂਸੀਸੀ ਨਿਕਲ ਆਏ ਹਨ । 


ਜਦੋਂ ਸੇਖੋਂ“ ਹੁਰਾਂ ਨੂੰ ਇਹ ਚੇਤੇ ਕਰਵ ਦਿਆਂ ਗਿਆਂ 
ਕਿ ਇੰਗਲੈੱਡ ਦੀ ਧਰਤੀ ਦੇ ਹਿੰਤੁੜਤ/ਨੀ ਗਤਰੂਆਂ 
ਦੇ ਦਿਲਾਂ ਵਿਚ ਸ਼ਹੀਦ ਭਗਤ ਸਿੰਘ ਤੇ ਉਧਮ ਸਿੰਘ 
ਲਈ ਬਹੁਤ ਸਤਿਕਾਰ ਹੈ, ਤੇ ਇਥੋ” ਦੇ ਨਸਲੀ ਵਿਤਕ- 
ਰਿਆੰ ਵਿਰੁਧ ਸੰਘਰਸ਼ ਕਰਨ ਲਈ ਉਹਨਾਂ ਨੂੰ ਟਿਹਨਾਂ 
ਸ਼ਹੀਦਾਂ ਤੋ" ਉਤਸ਼ਾਹ ਮਿਲਦਾ ਹੈ, ਤਾਂ ਸੇਖੋਂ ਸਾਹਿਬ 
ਫਿਰ ਨਿਰੋਲ ਸਿਆਸਤ ਉਤੇ ਉਤਰ ਆਏ । ਉਹਨਾਂ 
ਕਿਹਾ ਕਿ ਨਸਲੀ ਵਿਤਕਰਿਆਂ ਦੀ ਲੜਾਟੀ ਵਿਚ ਭਗਤ 
ਸਿੰਘ ਜਾਂ ਊਧਮ ਸਿੰਘ ਨੂੰ 'ਪ੍ਰਤੀਤ' ਮੰਨਣ ਦਾ ਕੋਟੀ 
ਲਾਭ ਨਹੀ। ਇਹ ਲੜਾਈ ਲੜਨ _ਲਦੀ ਉਹਨਾਂ ਨੂੰ 
ਕਮਿਊਨਿਸਟਾਂ ਦੀ ਪਾਰਟੀ ਵਿਚ ਸ਼ਾਮਲ ਹੋਣਾ ਚਾਹੀਦਾ 
ਹੈ । 
ਪਰ ਜਦੋਂ ਉਹਨਾਂ ਨੂੰ ਇਹ ਦੱਸਿਆ ਗਿਆ ਕਿ 
ਫਮਿਊਨਿਸਟ ਵੀ ਕਿਜੇ ਮੁਹਿੰਮ ਦਾ ਠੁਕ ਬੈਨ੍ਹਣ ਲਟੀ 
ਭਗਤ ਸਿੰਘ ਤੇ ਊਧਮ ਸਿੰਘ ਦਾ ਹੀ ਨਾਂ ਲੈਦੇ ਹਨ ਤਾਂ 
ਸੇਖੋਂ ਸਾਹਿਬ ਨੇ ਕਿਹਾ ਕਿ ਇਹ ਉਸ ਦਿਮਾਗੀ 
ਵਾਤਾਵਰਣ ਦਾ ਕਸੂਰ ਹੈ, ਜਿਹੜਾ ਇਕੇ ਪੈਦਾ ਕੀਤਾ 
ਗਿਆ ਹੈ । ਉਹਨਾਂ ਨੋ ਕਿਹਾ ਕਿ ਉਹਨਾਂ ਤੋਂ“ ਪਹਿਲਾਂ 
ਬੇਸ਼ਕ ਇਹ ਗੁੱਲ ਕਰਨ ਦੀ ਜੁਰਅੱਤ ਕਿਸੇ ਨੇ ਨਹੀਂ 
ਕੀਤੀ, ਪਰ ਕਿਉਕਿ ਉਹਨਾਂ ਦੀ ਸੋਚਣੀ ਬਹੁਤ ਹਕੀਤੀ 
ਤੇ ਅਮਲੀ ਹੈ, ਇਸ ਲਟੀ ਜੋ ਗੱਠ ਉਹ ਠੀਕ ਸਮਝਦੇ 
ਹਨ, ਉਹਨੂੰ ਕਹਿਣ ਤੋ ਉਹ ਕਦੀ ਹਿਚ-ਕਚਾਹਟ 
ਮਹਿਸ਼ੂਸ਼ ਨਹੀ ਕਰਨਗੇ । 
ਜਦੋਂ ਸੇਬੋ' ਸਾਹਿਬ ਨੂੰ ਕਿਹਾ ਗਿਆ ਕਿ ਉਹ 
'ਸ਼ਹੀਦ' ਦੀ ਵਿਆਖਿਆ ਕਰਨ ਤਾਂ ਉਹਨਾਂ ਨੇ ਉਹ ਗੱਠ 
ਦੁਹਰਾਈ ਕਿ ਸ਼ਹੀਫ ਉਤੋਂ ਹੈ, ,ਜਿਹਦੇ ਪਿੱਛੇ ਕੋਟੀ ਲੋਕ- 
ਜਥੇਬੇਦੀ ਹੈ । ਜਿਸ ਦੀ ਕਿਸੇ ਵਿਚਾਰਧਾਰਾ ਨੂੰ ਲੌਕਾਂ ਨੇ 
ਅਪਨਾਇਆ ਹੈ ਤੇ ਜਿਸ ਨੇ ਸਿਤਫ ਬਦਲਾ ਕੌਣ ਦੀ 
ਖਾਤਰ ਇਕੱਲਿਆਂ-ਦੁਕੱਲਿ ਮਾਂ, ਬਾਕੀ ਪ੍ਰਵਾਰ ਵਿੱਰੋੱ 
ਨਿਖੜ ਕੇ ਕੋਈ ਆਤੰਕਵਾਦੀ ਕਾਰਵਾਈ ਨਹੀ” ਕੀਤੀ । 
ਇਥੇ ਹੀ ਉਹਨਾਂ ਕਿਹ ਕਿ ਲਾਲਾ ਲਾਜਪਤ ਰਾਏ 
ਦੀ ਮੌਤ ਦਾ ਬਦਲਾ ਲੌਣ ਲਈ ਭੁਗਤ ਮਿੰਘ ਦੀ ਬਤ 
ਵੱਡੀ ਕ੍ਰਬਾਨੀ ਹੈ, ਪਰ ਵਿਸ ਦੀ ਇਤਿਹਸਕ ਅਹਿਮੀ- 
ਅਤ ਨਹੀ, ਸਿਰਫ ਭਾਵਕ ਅਹਿਮੀਅਤ ਹੈ । ਕਲ੍ਹ ਨੂੰ 
ਜਦੋ ਇਤਿਹਾਸ ਲਿਖਿਆ ਜਾਵੇਗਾ ਤਾਂ ਉਹ ਨਹੀ” 
ਸਮਝਦੇ ਕਿ ਭਗਤ ਸਿੰਘ ਜਾਂ ਊਧਮ ਸਿੰਘ ਦੀਆਂ 
ਸ਼ਹੀਦੀਆਂ ਨੂੰ ਉਸ ਵਿਚ ਕੌਈ ਅਹਿਮ ਥਾਂ ਮਿਲੰਗੀ । 
ਉਹਨਾਂ ਕਿਹਾ ਕਿ ਬਾਹਰਲੀ ਦੁਨੀ ਮਾਂ ਦੀ ਨਜ਼ਰ ਵਿਚ 
ਉਹਨਾਂ ਦੀ ਅਹਿਮੀਅਤ ਆਇਰਲੈ'ਡ ਜਾਂ ਫ਼ਲਸਤੀਨ 
ਦੇ ਆਤੰਕਵਾਦੀਆਂ ਤੋ ਵਧ ਕੁਝ ਵੀ ਨਹੀਂ । _ &੩ 


